ਫਰਵਰੀ-੨੦੨੧ 


ਚਾਨਣ ਦਾ ਸੰਦੇਸ਼ 


ਸੂਰਜ ਦੀ ਪਹਿਲੀ ਕਿਰਨ ਦਾ ਪ੍ਰਕਾਸ਼, ਐਧਕਾਰ 
ਦੇ ਵਿਨਾਸ਼ ਦਾ ਸੁਨੇਹਾ ਹੁੰਦਾ ਹੈ । ਬਸੈਤ ਦੀ ਆਮਦ 
ਖਿਜ਼ਾਂ ਦੇ ਕੂਚ ਦਾ ਸੰਦੇਸ਼ ਹੁੰਦਾ ਹੈ। ਕਲੇਸ਼ਾਂ ਅਤੇ ਪਾਪਾਂ 
ਵਿਚ ਗ੍ਰਸੀ ਹੋਈ ਮਾਨਵਤਾ ਵਾਸਤੇ ਸੱਚ-ਚਾਨਣ ਦੇ 
ਵਣਜਾਰੇ ਰੱਬੀ ਰਹਿਮਤ ਦਾ ਧੈਗਾਮ ਹੰਦੇ ਹਨ । 

ਸੈਨ ੧੮੧੬ ਦੀ ਬਸੈਤ ਪੈਚਮੀ ਅਜਿਹੇ ਪੈਗਾਮ 
ਨਾਲ ਹੀ ਪੁਨੀਤ ਹੋਈ ਜਦ ਲੁਧਿਆਣੇ ਜ਼ਿਲ੍ਹੇ ਦੇ ਇਕ 
ਦਾ ਪ੍ਰਕਾਸ਼ ਹੋਇਆ। 

ਆਪ ਦੀ ਆਮਦ ਮਨੁੱਖ ਜਾਤੀ ਨੂੰ ਆਪਣਾ ਮੂਲ 
ਪਛਾਨਣ ਦਾ ਸੁਨੇਹਾ ਸੀ । ਇਹ ਹੱਕ, ਸੱਚਾਈ ਅਤੇ 
ਆਜ਼ਾਦੀ ਲਈ ਮਰ ਮਿਟਣ ਦਾ ਹੋਕਾ ਸੀ। ਜ਼ੁਲਮ ਅਤੇ 
ਗੁਲਾਮੀ ਵਿਰਧ ਲਲਕਾਰ ਸੀ। 

ਸੂਰਜ ਵਰਗਾ ਤੱਪ ਤੇਜ, ਧਰਤੀ ਜੇਹੀ ਸਾਦਗੀ, 
ਸੱਚ ਵਰਗੀ ਪਵਿਤਰਤਾ ਅਜਿਹੇ ਗੁਣਾਂ ਦਾ ਸੈਚਾਰ 
ਅਤੇ ਮਰਿਆਦਾ ਬਧ ਸੈਜਮੀ ਜੀਵਨ ਜੀਊਨ ਦੀ ਜਾਚ 
ਸੀ। ਸਾਤਵਿਕ ਆਹਾਰ ਵਿਚਾਰ ਅਤੇ ਆਚਾਰ 
ਦੁਆਰਾ ਪਣਪੀ, ਸਿਮਰਨ ਅਤੇ ਸੇਵਾ ਦੁਆਰਾ 
ਪ੍ਫੁਲਤ ਹੋਈ, ਕੁਲ ਜੀਵ ਮਾਤ੍ਹ ਪ੍ਰਤੀ ਅਹਿੰਸਾ ਅਤੇ 
ਪ੍ਰੇਮ ਦੀ ਭਾਵਨਾ , ਸਰਬਤ ਦੇ ਭਲੇ ਦਾ ਹੀ ਸੈਦੇਸ਼ਸੀ। 

ਇਸਤਰੀ ਜਾਇਦਾਦ ਨਹੀਂ, ਇਹ ਮਰਦ ਦਾ 
ਬਰਾਬਰ ਦਾ ਭਾਗ ਹੈ। ਵਿਆਹ ਸੌਦਾ ਨਹੀਂ ਆਤਮਕ 
ਰਿਸ਼ਤਾ ਹੈ। ਇਸ ਨੂੰ ਸਾਦਾ ਅਡੰਬਰ-ਰਹਿਤ ਅਤੇ 
ਅਨੰਦ-ਮਈ ਬਣਾਓ। ਝੂਠੀਆਂ ਫਜ਼ੂਲ ਰਸਮਾਂ ਦੀ 
ਜਕੜ ਚੋਂ ਨਿਕਲੋ। ਇਹ ਸਤਿਗੁਰੂ ਰਾਮ ਸਿੰਘ ਜੀ ਦਾ 
ਇਕ ਸੰਦੇਸ਼ਸੀ। 





੪੬ਵਾਂ ਸਾਲ 





ਸ੍ਰੀ ਸਤਿਗੁਰੂ ਰਾਮ ਸਿੰਘ ਜੀ 


ਆਰਥਕ , ਸਮਾਜਕ, ਰਾਜਨੀਤਕ ਅਤੇ ਅਧਿਆਤਮਕ ਇਨਕਲਾਬ ਦੇ ਇਸ ਜਨਮਦਾਤਾ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਸੱਚ ਦੇ 
ਰਾਹੀ, ਪੈਰੋਕਾਰਾਂ ਨੂੰ ਫਾਂਸੀਆਂ ਤੇ ਚਾੜ੍ਹਿਆ ਗਿਆ, ਤੋਪਾਂ ਨਾਲ ਉਡਾਇਆ ਗਿਆ ਅਤੇ ਕਾਲ ਕੋਠੜੀਆਂ ਵਿੱਚ ਬਦ ਕੀਤਾ ਗਿਆ। 
ਪਰ ਸਤਿਗੁਰੂ ਰਾਮ ਸਿੰਘ ਜੀ ਦਾ ਸੰਦੇਸ਼, ਜ਼ੁਲਮ ਅਤੇ ਐਧਕਾਰ ਵਿਰੁੱਧ ਸਦਾ ਹੀ ਚਾਨਣ ਬਿਖੇਰਦਾ ਰਹੇਗਾ। 


ਵਹ 


5।। ੨੧੧0੫ 030] 5॥੧0। 4। ੬003% 


੧੨11੦0੫1>॥00੨॥6ਇ01੧੨.੦0। 


ਅਸੀਂ ਸਾਰੇ ਬੜੇ ਨਾਜੁਕ ਦੌਰ ਵਿੱਚੋਂ ਲੰਘ ਰਹੇ ਹਾਂ। ਸਾਡੇ 
ਹੋਏ ਨੇ। ਕੋਈ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਪਿਕਨਿਕ 
ਮਨਾ ਰਹੇ ਹਨ। ਪਿਕਨਿਕ ਮਨਾਉਣ ਲਈ ਕੋਈ ਘਰੋਂ ਬਾਹਰ 
ਟਰਾਲੀਆਂ ਵਿੱਚ ਨਹੀਂ ਸੌਂਦਾ। ਕਈ ਵਾਰੀ ਇਹੋ ਜਿਹੀਆਂ 
ਸਥਿਤੀਆਂ ਆ ਜਾਂਦੀਆਂ ਹਨ ਕਿ ਹੈਕਾਰ ਕਰਕੇ 
ਲੜਾਈਆਂ ਹੋ ਜਾਂਦੀਆਂ ਹਨ, ਮੁੜ ਕੇ ਪਛਤਾਵੇ ਦਾ ਥਾਂ 
ਰਹਿ ਜਾਂਦਾ ਹੈ। ਏਸ ਕਰਕੇ ਏਸ ਹਾਲਾਤ ਦੇ ਵਿੱਚ ਮੈਂ ਸਾਰੀ 
ਸੈਗਤ ਕੋਲ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਡੇ ਕੋਲ 
ਸਾਰਿਆਂ ਤੋਂ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਦਿੱਤਾ 
ਹੋਇਆ ਨਾਮ ਹੈ। ਆਪਣੇ ਕੋਲ ਸਭ ਤੋਂ ਵੱਡਾ ਹਥਿਆਰ 
ਅਰਦਾਸ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ ਉਦੋਂ ਸਾਡੇ ਗੁਰੂ ਦੀ ਤਾਕਤ ਹੋ ਜਾਂਦੀ ਹੈ। ਸੋ ਮੈਂ ਬੇਨਤੀ ਕਰਦਾ ਹਾਂ ਕਿ ਸਾਰੀ ਸੈਗਤ ਸੱਚੇ 
ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਘਟਾ ਨਾਮ ਸਿਮਰਨ ਅਤੇ ਇੱਕ ਮਾਲਾ ਭਗਉਤੀ ਦੀ ਫੇਰੇ। ਜਿਨੇ ਦਿਨ ਇਹ ਕਿਸਾਨਾਂ ਵਾਲਾ ਮਸਲਾ 
ਹੱਲ ਨਹੀਂ ਹੁੰਦਾ, ਉਨ੍ਹਾਂ ਚਿਰ ਰੋਜ਼ ਇਹ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ, ਇਹ ਮਸਲਾ ਬਹੁਤ ਚੰਗੀ ਤਰ੍ਹਾਂ ਹਲ ਹੋਵੇ ਤੇ ਸਾਡੇ ਦੇਸ਼ ਦਾ 
ਕਿਸਾਨ ਹੋਰ ਵੀ ਖੁਸ਼ਹਾਲ ਹੋਵੇ। ਉਹਨਾਂ ਦੀਆਂ ਮੁਸ਼ਕਿਲਾਂ ਹਲ ਹੋਣ ਤੇ ਬੜੇ ਚੰਗੇ ਮਾਹੋਲ ਵਿੱਚ ਉਹ ਆਪਣੇ ਘਰਾਂ ਨੂੰ ਵਾਪਿਸ 
ਆਉਣ। 





ਸ਼ਹੀਦੀ ਸਮਾਗਮ, ਮਲੇਰਕੋਟਲਾ 17 ਜਨਵਰੀ 2021 





ਸਰੀ ਸਤਿਗੁਰੂ ਉਦੈ ਸਿੰਘ ਜੀ ਨੂੰ ਸੀ੍‌ ਦਸਮ ਗ੍ਰੰਥ 
ਸਾਹਿਬ ਜੀ ਦੀਆਂ ਨਵੀਂਆਂ ਸੈਂਚੀਆਂ ਭੇਂਟ ਕਰਦੇ 
ਹੋਏ ਭਾਈ ਅਨਭੋਲ ਸਿੰਘ ਜੀ। 


ਕੈਬੀਨਟ ਮੋਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ 
ਸ਼੍ਰੀ ਸਤਿਗੁਰੂ ਉਦੈ ਸਿੰਘ ਜੀ ਨੂੰ ਨਸਕਾਰ ਕਰਦੇ ਹੋਏ। 











5।। ੨੧੧0੫ 030] 5॥੧0। 4। €003% ੧੨101੧।।੮॥020੨.੦0।। 


ਤ੩ਕਰਾ 


ਸੈਪਾਦਕੀ 


ਮੋਬਾਇਲ : 98786-16996, 
98143-18720 


ਦਫਤਰ ਦਾ ਪਤਾ: 012 00੦55 


ਮਾਸਿਕ ਵਰਿਆਮ 0੦1009/07100 
ਲਾਡੋਵਾਲੀ ਰੋਡ 
(ਸਾਹਮਣੇ ਸੈਂਟਰਲ ਟਾਊਨ) !4੦੦੧/3॥ ੧੦੩੦. 


ਜਲੰਧਰ- ੧੪੪੦੦੧ 0020. €੪03117੦010੫ 
ਧ੩131101181-144001 
ਫੋਨ-:੦੧੮੧- ੨੨੨੨੫੪੩ _ਨ1.:0181-2222543 (9) 


ਸਲਾਨਾ ਚੋਦਾ ੪੦੦-੦੦ ਰੁਪਏ 
ਜੀਵਨ ਮੈਂਬਰ ੧੦੦੦੦-੦੦ ਰੁਪਏ 
ਵਿਦੇਸ਼ ਲਈ ੫੦ ਪੌਂਡ ਜਾਂ ੬੦ ਡਾਲਰ ਅਮਰੀਕੀ 
ਹਵਾਈ ਡਾਕ ਰਾਹੀਂ (ਸਾਲਾਨਾ) 
ਚੈਕ ਡਰਾਫਟ ਕੇਵਲ ੧/੩॥੧੩॥॥ ਦੇ ਨਾਂਅ ਤੇ 


`ਜ8ਜ॥॥॥ ਗਰ 


607201010050208 


॥੮੩6/੧185 ੦੦੬ :081040560723 


(੬. ਜੇਡੀ ਜਦ ਨ 0100।। ੩੫॥% 61 ॥1013 ੧੫੧੧੩ 03101 081810੫ 6 
ਰਿ ਨ ੨ਵ੨ਵ੬੪ ਰੀ ਇ-੧੫1 : €01੧0।(%0੪6319311.੦੦।9, 


ਪੰਜਾਬ ਭਰ ਦੇ ਸਕੂਲਾਂ, ਕਾਲਜਾਂ ਤੇ ਲਾਇਬਰੇਰੀਆਂ ਲਈ ਪ੍ਰਵਾਨ 0।1310੪311206419311.੦੦111, 


ਹੈ। 1੧90151151110119/3113111%011311.੦011) 
6।1310/311੧%0111811.ਟ੦111 


ਵਰਿਆਮ --------- %੦ ----------------- ਟਰਵਰੀ-੨੦੨੧ 
5।। ੨੧00੫ 030] 5॥੧0। 4। €003% ੧੨101੧।।੮॥0੫203.੦0।। 








2021 'ਚ ਪ੍ਰਵੇਸ਼ 


ਸਾਲ 2020 ਔਖੇ ਸੌਖੇ ਬੀਤ ਗਿਆ ਹੈ, ਸਮਝੋ ਰੱਬ-ਰੱਬ ਕਰਦੇ ਹੀ ਬੀਤਿਆ ਹੈ। ਸਾਰਾ ਸਾਲ ਵਿਸ਼ਵ ਭਰ ਵਿਚ ਕਰੋਨਾ ਮਹਾਂਮਾਰੀ 
ਦਾ ਬੋਲਬਾਲਾ ਰਿਹਾ ਹੈ। ਕੁਦਰਤ ਨਾਲ ਖਿਲਵਾੜ ਕਰਨ ਦਾ ਹਰਜਾਨਾ ਸਾਰੀ ਮਨੁੱਖ ਜਾਤੀ ਨੂੰ ਭਰਨਾ ਪਿਆ ਹੈ। ਕਹਿੰਦੇ ਹਨ ਕਿ ਆਟੇ 
ਦੇ ਨਾਲ ਘੁੰਨ ਵੀ ਪਿੱਸ ਜਾਂਦਾ ਹੈ। ਉਸੇ ਤਰ੍ਹਾਂ ਕਸੂਰਵਾਰਾਂ ਦੇ ਨਾਲ-ਨਾਲ ਬੇਕਸੂਰੇ ਵੀ ਰੜਕੇ ਗਏ ਹਨ। ਇਸ ਬਿਮਾਰੀ ਨੇ ਕੋਈ ਵੱਡੇ ਛੋਟੇ, 
ਅਮੀਰ ਗਰੀਬ, ਜਾਤ ਧਰਮ, ਉਚ-ਨੀਚ, ਮਰਦ ਔਰਤ, ਬੱਚੇ ਬਜੁਰਗ ਦਾ ਭੇਤ ਨਹੀਂ ਰੱਖਿਆ, ਸਭ ਤੇ ਆਪਣਾ ਕਹਿਰ ਢਾਹਿਆ ਹੈ। 
ਦੇਸ਼-ਵਿਦੇਸ਼ ਵਿੱਚ ਕਰੋੜਾਂ ਲੋਕੀਂ ਇਸ ਬਿਮਾਰੀ ਦੀ ਵਲੇਟ ਵਿੱਚ ਆਏ ਹਨ, ਲੱਖਾਂ ਬਹੁਮੁੱਲੀਆਂ ਜਾਨਾਂ ਚਲੇ ਗਈਆਂ ਹਨ, ਟੱਬਰਾਂ ਦੇ 
ਟੱਬਰ ਇਸ ਤੋਂ ਪ੍ਰਭਾਵਿਤ ਹੋਏ ਹਨ। ਨੌਕਰੀਆਂ ਖੁੱਸ ਗਈਆਂ, ਕੈਪਨੀਆਂ ਬਦ ਹੋ ਗਈਆਂ, ਰੋਜ਼ ਕਮਾ ਕੇ ਖਾਣ ਵਾਲੇ ਦਿਹਾੜੀਦਾਰਾਂ, 
ਮਜਦੂਰਾਂ, ਰੇੜੀ , ਫੇਰੀ ਵਾਲਿਆਂ ਵਾਸਤੇ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ। ਰੇਲ, ਬੱਸ, ਹਵਾਈ, ਡਾਕ ਸੇਵਾ , ਸਿਨਮੇ, ਬਜ਼ਾਰ, ਕਾਰਖਾਨੇ, 
ਸਕੂਲ, ਕਾਲਜ, ਯੂਨੀਵਰਸਿਟੀਆਂ, ਮੇਦਰ, ਗੁਰਦਵਾਰੇ, ਮਸਜਿਦਾਂ ਸਭ ਬਦ ਹੋ ਗਏ। ਇਝ ਲਗਦਾ ਸੀ ਕਿ ਜੀਵਨ ਹੀ ਰੁੱਕ ਗਿਆ ਹੈ। 
ਸੜਕਾਂ ਤੇ ਸੈਨਾਟਾ ਛਾ ਗਿਆ। ਬੱਸ ਹੁਣ ਤਾਂ ਸੜਕਾਂ ਤੇ ਪਰਿਦੇ ਹੀ ਪਰ ਮਾਰ ਰਹੇ ਸਨ, ਬੇਦੇ ਦੀ ਤਾਂ ਕੀ ਔਕਾਤ ਸੀ, ਉਹ ਤਾਂ ਆਪਣੀ 
ਜਾਣ ਬਚਾਉਣ ਲਈ ਘਰ ਵਿੱਚ ਦੁਬਕ ਕੇ ਬੈਠਾ ਹੋਇਆ ਸੀ। ਇੱਕ ਦੂਜੇ ਦੀ ਸੁੱਖ ਸਾਂਦ ਪੁੱਛਣ ਦਾ ਟੈਲੀਫੋਨ ਹੀ ਸਹਾਰਾ ਰਹਿ ਗਿਆ ਸੀ। 

ਪਰ ਸਮਾਂ ਕਦੇ ਰੁਕਦਾ ਨਹੀਂ। ਜ਼ਿੰਦਗੀ ਭਾਵੇਂ ਰੁੱਕ ਗਈ ਜਾਪਦੀ ਸੀ, ਪਰ ਢਿੱਡ ਭਰਨਾ ਤਾਂ ਹਮੇਸ਼ਾ ਹੀ ਜ਼ਰੂਰੀ ਹੁੰਦਾ ਹੈ। ਇਸ ਲਈ 
ਦਾਲਾਂ, ਸਬਜੀਆਂ-ਫਲ ਆਦਿ ਵਸਤੂਆਂ ਤੋਂ ਇਲਾਵਾ ਕੁਝ ਵੀ ਖਰੀਦਣਾ ਜ਼ਰੂਰੀ ਨਹੀਂ ਲਗਦਾ ਸੀ। ਲੋਕ ਘਰ ਬੈਠ ਕੇ ਨਾਮ ਸਿਮਰਨ, 
ਪਾਠ-ਪੂਜਾ, ਕਸਰਤ-ਯੋਗਾ ਨੂੰ ਤਰਜੀਹ ਦੇਣ ਲੱਗੇ। ਬੱਚਿਆਂ ਦੀਆਂ ਪੜ੍ਹਾਈਆਂ ਤੇ ਵੱਡਿਆਂ ਦੇ ਕੈਮ ਕਾਰ ਔਨ ਲਾਈਨ ਹੋਣ ਲੱਗ 
ਗਏ। ਗੱਡੀਆਂ, ਕਾਰਾਂ , ਫੈਕਟਰੀਆਂ ਦਾ ਪ੍ਰਦੂਸ਼ਣ ਨਾ ਹੋਣ ਕਰਕੇ ਵਾਤਾਵਰਣ ਸ਼ੁੱਧ ਹੋ ਗਿਆ। ਹੁਣ ਆਲੇ-ਦੁਆਲੇ (ਮਨੁੱਖਾਂ ਤੋਂ ਇਲਵਾ 
ਵੀ) ਰੱਬ ਦੇ ਬਣਾਏ ਪਸ਼ੂ-ਪੰਛੀ ਵੀ ਦਿਖਾਈ ਦੇਣ ਲੱਗ ਪਏ। ਵਿਆਹਾਂ ਸ਼ਾਦੀਆਂ ਜਾਂ ਸੋਗ ਤੇ ਫਾਲਤੂ ਦੇ ਇਕੱਠ ਕਰਨੇ ਅਤੇ ਫਜੂਲ ਦਾ 
ਵਿਖਾਵਾ ਕਰਨ ਦੀ ਮਨਾਹੀ ਹੋ ਗਈ। ਇਨ੍ਹਾਂ ਸੁਖਾਵੀਆਂ ਤੇ ਅਣਸੁਖਾਵੀਆਂ ਪਰਿਸਥਿਤੀਆਂ ਵਿੱਚੋਂ ਲੰਘਦੇ ਹੋਏ ਸਾਲ 2020 ਜਿਵੇਂ 
ਕਿਵੇਂ ਗੁਜਰ ਗਿਆ। 

ਕਰੋਨਾ ਵੀ ਸਾਲ 2021 ਵਿੱਚ ਪ੍ਰਵੇਸ਼ ਕਰ ਗਿਆ ਹੈ। ਸਾਲ ਚੜ੍ਹਦੇ ਹੀ ਇਸਦਾ ਟੀਕਾ ਆ ਗਿਆ ਹੈ। ਜੋ ਕਿ ਸਿਹਤ ਸੁਵਿਧਾਵਾਂ 
ਪ੍ਰਦਾਨ ਕਰਨ ਵਾਲੇ ਸਟਾਫ ਨੂੰ ਲੱਗਣਾ ਵੀ ਸ਼ੁਰੂ ਹੋ ਗਿਆ ਹੈ। ਭਵਿੱਖ ਵਿੱਚ ਇਸਦੇ ਚੰਗੇ ਨਤੀਜੇ ਆਉਣ ਦੀ ਆਸ ਹੈ। 

ਕਰੋਨਾ ਕਾਲ ਵਿੱਚ ਹੀ 15 ਜੂਨ 2020 ਨੂੰ ਭਾਰਤ ਚੀਨ ਸੀਮਾ ਤੇ ਚਲਦੇ ਤਣਾਅ ਕਾਰਨ ਹੋਈ ਫੌਜੀ ਜਵਾਨਾਂ ਦੀ ਝੜਪ ਵਿੱਚ 
ਸਾਡਾ ਇਕ ਅਫਸਰ ਤੇ 20 ਫੌਜੀ ਜਵਾਨ ਸ਼ਹੀਦ ਹੋ ਗਏ। ਚੀਨ ਦੀ ਸੈਨਾ ਦਾ ਵੀ ਕਾਫ਼ੀ ਨੁਕਸਾਨ ਹੋਇਆ। ਅਜੇ ਵੀ ਸੀਮਾ ਦੀ ਰੱਖਿਆ 
ਲਈ ਫੌਜੀ ਜਵਾਨ ਡਿਊਟੀ ਤੇ ਤਾਇਨਾਤ ਹਨ ਅਤੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਅਰਹੇ ਹਨ। 

ਸਾਲ ਦੇ ਅੱਧ ਵਿੱਚ ਭਾਰਤ ਸਰਕਾਰ ਦੁਆਰਾ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਸੈਘਰਸ਼ ਵਿੱਚ ਉਤਰਨਾ ਪਿਆ। 
ਪਹਿਲਾਂ ਤਾਂ ਇਹ ਸੈਘਰਸ਼ ਆਪਣੇ ਆਪਣੇ ਸੂਬਿਆਂ ਵਿੱਚ ਚੱਲਦਾ ਰਿਹਾ, ਪਰ ਗੱਲ ਬਣਦੀ ਨਾ ਵੇਖ ਕੇ ਸਾਲ ਦੇ ਅਖੀਰ ਵਿੱਚ ਕਿਸਾਨਾਂ 
ਨੇ ਦਿੱਲੀ ਵਲ ਨੂੰ ਕੂਚ ਕਰ ਦਿੱਤਾ। ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਅਦੋਲਨ ਚਲ ਰਹੇ ਹਨ। ਸਰਕਾਰ ਦਾ ਨਾਂਹ ਪੱਖੀ ਵਤੀਰਾ ਸਹਿੰਦੇ- 
ਸਹਿੰਦੇ ਇਹ ਅੰਦੋਲਨ ਵੀ ਨਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਅਜੇ ਵੀ ਕਿਸਾਨ ਭਰਾ ਇਸ ਮੋਰਚੇ ਤੇ ਡਟੇ ਹੋਏ ਹਨ। ਉਹ ਆਪਣੀ 
ਇਕਲੌਤੀ ਮਗ ਕਾਲੇ ਕਨੂੰਨਾਂ ਨੂੰ ਰੱਦ ਕਰਾ ਕੇ ਹੀ ਆਪਣਾ ਅਦੋਲਨ ਸਮਾਪਤ ਕਰਨਗੇ। ਇਹ ਉਹਨਾਂ ਦਾ ਐਲਾਨ ਹੈ ਅਤੇ ਆਸ- 
ਵਿਸ਼ਵਾਸ ਹੈ। ਪਰਮਾਤਮਾ ਉਹਨਾਂ ਨੂੰ ਸਫਲਤਾ ਬਖਸ਼ੇ। ਇਸ ਵਿੱਚ ਹੀ ਸਭ ਦਾ ਭਲਾ ਹੈ। 

ਹੁਣ ਅਸੀਂ ਸਾਲ 2021 ਵਿੱਚ ਪ੍ਰਵੇਸ਼ ਕਰ ਗਏ ਹਾਂ। ਇਸ ਸਾਲ ਤੋਂ ਸਾਨੂੰ ਬਹੁਤ ਉਮੀਦਾਂ ਹਨ। ਐਗੇਜ਼ੀ ਵਿੱਚ ਕਹਿੰਦੇ ਹਨ- 
£%0੬੦(।੦0॥॥੦ ੫੭॥॥੪੦੩੧੬ ੪੪੪00) ਭਾਵ ਕਿਸੇ ਚੀਜ਼ ਦੀ ਆਸ ਨਾ ਰੱਖੋ ਅਤੇ ਹਰ ਚੀਜ਼ ਦੀ ਪ੍ਰਸ਼ੋਸ਼ਾ ਕਰੋ। ਇਹ ਗੱਲ 
ਆਮ ਜਨ ਜੀਵਨ, ਪਰਵਾਰ ਅਤੇ ਦੋਸਤਾਂ ਵਾਸਤੇ ਤੇ ਸਹੀ ਹੋ ਸਕਦੀ ਹੈ, ਪਰ ਜਿੱਥੇ ਮਸਲੇ ਵੱਡੇ ਹੋਣ, ਉਥੇ ਇਝ ਨਹੀਂ ਸੋਚਿਆ ਜਾ 
ਸਕਦਾ । ਅਸੀਂ ਸਰਕਾਰ ਦੀ ਹਰ ਨੀਤੀ ਦੀ ਸ਼ਲਾਘਾ ਨਹੀਂ ਕਰ ਸਕਦੇ ਅਤੇ ਨਾ ਹੀ ਚੰਗੇ ਦੀ ਉਮੀਦ ਕਰਨਾ ਛੱਡ ਸਕਦੇ ਹਾਂ। ਸੋ ਇਹਨਾਂ 
ਆਸਾਂ ਉਮੀਦਾਂ ਨਾਲ ਅਰਦਾਸ ਕਰਦੇ ਹਾਂ ਕਿ ਇਹ ਸਾਲ ਸਾਰਿਆਂ ਵਾਸਤੇ ਖੁਸ਼ੀਆਂ-ਖੇੜੇ ਤੇ ਤੈਦਰਸਤੀਆਂ ਲੈ ਕੇ ਆਵੇ। 

ਪੋਹ ਮਾਘ ਦੀ ਠੰਡ ਤੋਂ ਬਾਅਦ ਫੱਗਣ ਸ਼ੁਰੂ ਹੋਣ ਵਾਲਾ ਹੈ। ਫੱਗਣ ਦੇ ਮਹੀਨੇ ਦੇ ਨਾਲ ਹੀ ਬਸੈਤ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਪਾਲਾ 
ਵਰਿਆਮ --"-ਕ-ਕ-ਕ-ਕ-ਕਢ-ਕਢਕਢਕਢਕਢਮਢਕਢਮਢਕ-ਕ... "੭ ------------------ ਟਰਵਰੀ-੨੦੨੧ 


5।। ੨੧੧0੫ 030] 5॥੧0। 4। ੬003% ੧੨101੧।।੮॥0੫(203.੦0।। 





ਘੱਟ ਜਾਂਦਾ ਹੈ, ਬਨਸਪਤੀ ਤੇ ਫੁੱਲ ਬੂਟੇ ਖਿੜ ਜਾਂਦੇ ਹਨ, ਦੁੱਖ ਦਲਿਦਰ ਦਾ ਅਤ ਹੋ ਜਾਂਦਾ ਹੈ। ਬਸੈਤ ਦੀ ਆਮਦ ਖਿਜ਼ਾ ਦੇ ਕੂਚ ਦਾ 
ਸੰਦੇਸ਼ ਹੁੰਦਾ ਹੈ। ਨਾਮਧਾਰੀ ਸਮਾਜ ਵਾਸਤੇ ਤੇ ਫੱਗਣ ਦਾ ਮਹੀਨਾ ਵਿਸ਼ੇਸ਼ ਮਹੱਤਵ ਰਖਦਾ ਹੈ। ਕਿਉਂਕਿ ਅੱਜ ਤੋਂ 205 ਸਾਲ ਪਹਿਲਾਂ 
(ਸਾਲ 1816) ਫੱਗਣ ਦੇ ਮਹੀਨੇ 'ਚ ਬਸੈਤ ਪੰਚਮੀ ਵਾਲੇ ਦਿਨ, ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਰਾਈਆਂ ਵਿੱਚ, ਸੁਤੰਤਰਤਾ 
ਸੰਗਰਾਮ ਦੇ ਮੋਢੀ ਯੁੱਗ ਪੁਰਸ਼ ਸੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ, ਜਿਹਨਾਂ ਨੇ ਪੰਜਾਬੀਆਂ ਦੀ ਅਣਖ ਨੂੰ ਝਜੋੜ ਕੇ 
ਅਜਿਹਾ ਹਲੂਣਾ ਦਿੱਤਾ ਕਿ ਸਿੱਖੀ ਦੀਆਂ ਲੀਹਾਂ ਤੋਂ ਲੱਥੀ ਕੌਮ ਨੂੰ ਸਿੱਧੇ ਰਾਹ ਤੇ ਪਾਇਆ। ਨਾਮ ਬਾਣੀ, ਸੇਵਾ ਤੇ ਕਿਰਤ ਦੇ ਅਧਾਰ ਤੇ 
ਆਮ ਲੋਕਾਂ ਨੂੰ ਆਪਣੇ ਨਾਲ ਜੋੜਿਆ ਤੇ ਉਹਨਾਂ ਦਾ ਜੀਵਨ ਸਵਾਰ ਦਿੱਤਾ। ਸਤਿਗੁਰੁ ਰਾਮ ਸਿੰਘ ਜੀ ਅਜੋਕੇ ਭਾਰਤੀ ਇਤਿਹਾਸ ਦੀ 
ਇੱਕ ਵਿਲੱਖਣ ਸ਼ਖਸੀਅਤ ਹਨ ਜਿਨ੍ਹਾਂ ਨੇ ਆਜ਼ਾਦੀ ਸੈਗਰਾਮ ਦਾ ਮੁੱਢ ਬਨਿਆ ਅਤੇ ਸੈਤ ਖਾਲਸਾ ਦੀ ਸਥਾਪਨਾ ਕੀਤੀ । ਔਰਤਾਂ ਤੇ 
ਮਰਦਾਂ ਨੂੰ ਐਮ੍ਰਿਤ ਛਕਾ ਕੇ ਨਾਮ ਦੀ ਦਾਤ ਬਖਸ਼ੀ। ਆਪਣੇ ਸਿੱਖਾਂ ਨੂੰ ਅਜਿਹਾ ਬਲ ਬਖਸ਼ਿਆ ਕਿ ਉਹਨਾਂ ਨੇ ਨਿੱਝਕ ਹੋ ਕੇ ਬੜੀ 
ਬਹਾਦਰੀ ਨਾਲ ਐਗਰੇਜ਼ਾਂ ਖਿਲਾਫ਼ ਅਦੋਲਨ ਚਲਾਇਆ। ਉਹਨਾਂ ਵਿੱਚ ਅਜਿਹੀ ਸ਼ਕਤੀ ਦਾ ਪਸਾਰ ਕੀਤਾ ਕਿ ਉਹਨਾਂ ਨੂੰ ਕਦੇ ਵੀ ਮੌਤ 
ਦਾ ਡਰ ਨਹੀਂ ਲੱਗਿਆ ਅਤੇ ਉਹਨਾਂ ਨੇ ਹੱਸ-ਹੱਸ ਕੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ। ਇਹਨਾਂ ਕੁਰਬਾਨੀਆਂ ਦਾ ਵੱਡਾ 
ਉਦਾਹਰਨ ਮਲੇਰਕੋਟਲਾ ਵਿੱਚ 17-18 ਜਨਵਰੀ 1872 ਨੂੰ 66 ਕੂਕਿਆਂ ਦਾ ਤੋਪਾਂ ਨਾਲ ਉਡਾਇਆ ਜਾਣਾ ਹੈ। ਇਸੇ ਸਾਕੇ ਵਿੱਚ 12 
ਸਾਲਾਂ ਦਾ ਬੱਚਾ ਬਿਸ਼ਨ ਸਿੰਘ ਵੀ ਸ਼ਹੀਦ ਹੋ ਗਿਆ। ਅੰਗਰੇਜ਼ਾਂ ਨੇ ਸਤਿਗੁਰੂ ਰਾਮ ਸਿੰਘ ਨੂੰ ਆਪਣੀ ਹਕੂਮਤ ਵਾਸਤੇ ਵੱਡਾ ਖਤਰਾ ਜਾਣ 
ਕੇ ਦੇਸ਼ ਨਿਕਾਲਾ ਦੇ ਦਿੱਤਾ, ਪਰ ਉਹਨਾਂ ਦੁਆਰਾ ਜਲਾਈ ਆਜ਼ਾਦੀ ਦੀ ਸ਼ਮਾ ਮੱਘਦੀ ਰਹੀ। ਐਗਰੇਜ਼ਾਂ ਨਾਲ ਨਾਮਿਲਵਰਤਨ ਅਤੇ 
ਸਵਦੇਸ਼ੀ ਅਪਣਾ ਕੇ ਉਹਨਾਂ ਨੇ ਸ਼ਾਂਤਮਈ ਅਦੋਲਨ ਚਲਾਇਆ ਜਿਸਦੀ ਬਦੌਲਤ ਅਗਰੇਜ਼ ਸਰਕਾਰ ਦੀਆਂ ਨੀਹਾਂ ਹਿੱਲ ਗਈਆਂ। 

ਸਤਿਗੁਰੁ ਰਾਮ ਸਿੰਘ ਜੀ ਨੇ ਸੂਰਜ ਦੀ ਤਰ੍ਹਾਂ ਘਰ-ਘਰ ਆਪਣਾ ਚਾਨਣ ਫੈਲਾਇਆ ਤੇ ਜੁਲਮ ਅਤੇ ਐਧਕਾਰ ਦੇ ਵਿਰੁੱਧ ਸਦਾ ਹੀ 
ਡਟੇ ਰਹਿਣ ਦਾ ਸੰਦੇਸ਼ ਦਿੱਤਾ। ਹੁਣ ਜਦੋਂ ਅਸੀਂ ਸਾਲ 2021 'ਚ ਪ੍ਰਵੇਸ਼ ਕਰ ਗਏ ਹਾਂ ਤਾਂ ਸਾਡੀ ਮੁਰਾਦ ਇਹੀ ਹੈ ਕਿ ਨਵੇਂ ਵਰ੍ਹੇ ਦਾ ਸੂਰਜ 
ਸਭ ਨੂੰ ਖੁਸ਼ੀਆਂ ਤੇ ਚੜ੍ਹਦੀਆਂ ਕਲਾ ਬਖਸ਼ੇ। ਮੈਂ ਆਪਣੀ ਇਸ ਖਵਾਹਿਸ਼ ਨੂੰ ਗੁਲਾਫਸਾ ਬੇਗਮ ਦੁਆਰਾ ਲਿਖੀ ਕਵਿਤਾ ਰਾਹੀਂ ਵਿਅਕਤ 
ਕਰਦੀ ਹਾਂ। 


“ਨਵੇਂ ਵਰ੍ਹੇ ਦਿਆ ਸੂਰਜਾ” 
ਮੇਰੀ ਇੱਕ ਖਵਾਹਿਸ਼ ਹੈ, ਪੋਹ ਦੀ ਨਿੱਘੀ ਧੁੱਪ ਦੇਵੀਂ, ਮੇਰੀ ਇੱਕ ਖ਼ਵਾਹਿਸ਼ ਹੈ, 
ਹੱਕ ਸੱਚ ਲਈ ਮੱਘਦਾ ਰਹੀਂ ਕੋਈਂ ਵੀ ਭੁੱਖਾ ਨਾ ਸੌਂਵੇ ਹੱਕ ਸੱਚ ਲਈ ਮਘਦਾ ਰਹੀਂ 
ਇੱਕੋ ਇੱਕ ਫਰਮਾਇਸ਼ ਹੈ। ਹਰ ਇੱਕ ਨੂੰ ਰੋਟੀ ਟੁੱਕ ਦੇਵੀਂ, ਇੱਕੋ ਇੱਕ ਫਰਮਾਇਸ਼ ਹੈ। 
ਪੀੜਾਂ ਤਾਂ ਪੀੜ੍ਹੀ ਦਰ ਪੀੜ੍ਹੀ ਉਇ ਜਾਵੀਂ ਵੇ ਸੂਰਜਾ ਤੂੰ 
--= ਦਦਜਟ ਮਦਦ ਬਿਹ ਦਿ ਗ਼ਰੀਬਾਂ ਦੇ ਵੀ ਵਿਹੜੇ, 
ਦਰਦਾਂ ਦੇ ਸੈਗ ਜੀਣ ਵਾਲੀਆਂ ਨਵੇਂ ਵਰ੍ਹੇ ਦਿਆ ਸੂਰਜਾ ਵੰਡ ਦੇਵੀਂ ਤੂੰ ਉੱਥੇ ਵੀ 
ਕਲੀਆਂ ਵਿਹੜੇ ਖਿੜ੍ਹਦੀਆਂ ਨੇ। ਮੇਰੀ ਇਹ ਖਵਾਹਿਸ਼ ਹੈ, ਸਭ ਖੁਸ਼ੀਆਂ ਤੇ ਖੇੜੇ। 
ਸੇਕ ਤੇਰੇ ਦੇ ਵਿੱਚੋਂ ਹੈਦੀ ਕੁੱਲ ਹੱਕ ਸੱਚ ਲਈ ਮੱਘਦਾ ਰਹੀਂ ਜਿੱਥੇ ਬਚੀ ਨਾ ਜੀਵਨ 
ਦੁਨੀਆਂ ਦੀ ਪੈਦਾਇਸ਼ ਹੈ। ਇੱਕੋ ਇੱਕ ਫਰਮਾਇਸ਼ ਹੈ। ਜਿਉਣ ਦੀ ਗੁੰਜਾਇਸ਼ ਹੈ। 
ਨਵੇਂ ਵਰ੍ਹੇ ਦਿਆ ਸੂਰਜਾ ਕਿਸੇ ਵੀ ਬਾਲ ਨਿਆਣੇ ਦੇ ਦਿ 
ਮੇਰੀ ਇਹ ਖਵਾਹਿਸ਼ ਹੈ, ਤੁੰ ਮਾਂ ਬਾਪ ਨਾ ਜੁਦਾ ਕਰੀਂ, ਨਵੇਂ ਵਰ੍ਹੇ ਦਿਆ ਸੂਰਜਾ 
ਰਾ ਦਿ ਰ੍‌ ਨ ਮੋਰੀ ਇੱਕ ਖਵਾਹਿਸ਼ ਹੈ, 
ਹੱਕ ਸੱਚ ਲਈ ਮੱਘਦਾ ਰਹੀਂ ਧੀਆਂ ਦੇ ਵੀ ਸ਼ਗਨ ਮਨਾਵਣ ਦਿ ਕਰ ੍‌੍ 
ਤਦ ਤਦ ਦਰ ਐਸਾ ਕੰਮ ਕੋਈ ਖੁਦਾ ਕਰੀਂ । ਵਿ 
ਧੀਆਂ ਦੀ ਲੋਹੜੀ ਦੀ ਜੋ ਰ੍ 
ਚੱਲੀ ਨਵੀਂ ਰਵਾਇਤ ਹੈ। 
--ਰਜਵੰਤ ਕੌਰ 
ਵਰਿਆਮ < ਫਰਵਰੀ-੨੦੨੧ 


5।। ੨੧੧0੫ 0301 5॥੧0। 4। ੬003% 


(੨੦੨।੮॥0੫॥੦01੩/|.੦੦।੧ 


“ਖਿੱਲਰੇ ਪੱਤਰੇ” 





ਖਿੱਲਰੇ ਪੱਤਰੇ ਸਰ ਜਗਦੀਸ਼ ਸਿੰਘ ਵਰਿਆਮ ਜੀ ਦੀ ਸਵੈ ਜੀਵਨੀ ਹੈ ਜੋ ਕਿ ਬਹੁਤ ਹੀ ਰੋਚਕ ਅਤੇ ਵੱਡਮੁਲੀ ਰਚਨਾ ਹੈ। ਵਰਿਆਮ 
ਦੇ ਪਾਠਕਾਂ ਨੇ ਚਾਲੀ ਸਾਲ ਉਹਨਾਂ ਦੀ ਸੈਪਾਦਕੀ ਅਤੇ ਲੇਖਾਂ ਦਾ ਅਨੰਦ ਮਾਣਿਆ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਨੇ ਸਨ 1947 'ਚ 
ਦੇਸ਼ ਵੰਡ ਸਮੇਂ ਵਾਪਰੀਆਂ ਘਟਨਾਵਾਂ ਦਾ ਵਰਨਣ ਕੀਤਾ ਹੈ। ਨੰ ਸਾਲ ਦੀ ਬਾਲ ਅਵਸਥਾ ਵਿੱਚ ਉਹਨਾਂ ਨੇ ਜੋ ਦੇਖਿਆ ਅਤੇ ਮਹਿਸੂਸ 


ਕੀਤਾਉਸਦਾ ਬਹੁਤ ਹੀ ਦੁੱਖਦ ਅਤੇ ਭਾਵਪੂਰਕ ਬਿਰਤਾਂਤ ਇਸ ਵਿੱਚ ਮਿਲਦਾ ਹੈ। ਵਰਿਆਮ ਜੀ ਨੇ ਅੱਜ ਤੋਂ 15 ਸਾਲ ਪਹਿਲਾਂ 
ਆਪਣੇ ਮਿੱਤਰ ਡਾ. ਵਰਿਆਮ ਸਿੰਘ ਸੰਧੂ ਦੇ ਆਖੇ ਤੇ ਇਹ ਕਿਤਾਬ ਲਿਖੀ ਸੀ। ਅੱਜ ਫੇਰ ਅਸੀਂ ਉਨ੍ਹਾਂ ਦੀ ਹੀ ਤਾਕੀਦ ਤੇ ਵਰਿਆਮ ਦੇ 
ਪਾਠਕਾਂ ਵਾਸਤੇ ਇਸ ਕਿਤਾਬ ਨੂੰ ਲੜੀਵਾਰ ਸ਼ੁਰੂ ਕਰ ਰਹੇ ਹਾਂ- ਸੈਪਾਦਕ 





“ਥਿੱਲਰੇ ਪੱਤਰੇ” ਜਗਦੀਸ਼ ਸਿੰਘ ਦੇ ਪ੍ਰਮਾਣਿਕ ਜੀਵਨ 
ਅਨੁਭਵ ਦੀ ਅਜਿਹੀ ਸਹਿਜ, ਸੈਤੁਲਤ, ਸੈਦਰ ਤੇ ਸਜਿੰਦ ਝਾਕੀ 
ਹੈ, ਜਿਸ ਵਿਚ ਸੈਜਮ ਵੀ ਹੈ ਤੇ ਸੈਖੇਪਤਾ ਵੀ, ਨਿਰ-ਉਚੇਚਤਾ ਵੀ 
ਹੈ ਤੇ ਸਾਹਿਤਕਤਾ ਵੀ, ਮਿੱਠੀ ਮਸ਼ਕਰੀ ਵੀ ਹੈ ਤੇ ਵਿਐਗ ਵੀ ਤੇ 
ਦਿਲਾਂ ਚ ਛੇਕ ਕਰਨ ਵਾਲਾ ਡੂੰਘਾ ਦਰਦ ਵੀ। 

ਸਹਿਜ ਸਾਧਾਰਣ ਢੌਗ ਨਾਲ ਬੜੀ ਡੂੰਘੀ ਗੱਲ ਕਰਨ ਦੀ 
ਕਲਾ ਦਾ ਪਰਮਾਣ 'ਖਿੱਲਰੇ ਪੱਤਰੇ” ਦੇ ਪਹਿਲੇ ਕਾਂਡ ਤੋਂ ਹੀ ਸ਼ੁਰੂ ਹੋ 
ਜਾਂਦਾ ਹੈ ਜਦੋਂ ਜਗਦੀਸ਼ ਸਿੰਘ 'ਦੇਸ਼ ਦੀ ਆਜਾਦੀ” ਤੇ ਪੰਜਾਬ ਦੀ 
ਵੰਡ ਦੀ ਭਿਆਨਕ ਤਬਾਹੀ ਨੂੰ ਆਪਣੇ ਸਾਈਕਲ ਦੇ ਹਵਾਲੇ 
ਨਾਲ ਬਿਆਨ ਕਰਦਾ ਹੈ। ਦਹਾਕੇ ਬੀਤ ਜਾਣ 'ਤੇ ਵੀ ਜਗਦੀਸ਼ 
ਸਿੰਘ ਨੇ ਉਸ ਸਾਈਕਲ ਦੇ “ਕਰੈਗ' ਨੂੰ ਕੂੜ-ਕਬਾੜ ਸਮਝ ਕੇ ਜੇ 
ਬਾਹਰ ਨਹੀਂ ਸੁੱਟਿਆ ਤਾਂ ਇਸਦਾ ਕਾਰਨ ਉਸ ਦਾ ਬਹੁਤ ਹੀ 
ਸੈਵੇਦਨਸ਼ੀਲ ਹੋਣਾ ਹੈ। ਕਿਸੇ ਸਮੇਂ ਜ਼ਿੰਦਗੀ ਵਿਚ ਕਦੀ 
ਆਪਣੀਆਂ ਰਹੀਆਂ ਵਸਤਾਂ ਨੂੰ ਏਨਾ ਮੋਹ-ਮਾਣ ਤੇ ਮੁਹੱਬਤ ਦੇਣ 
ਵਾਲਾ ਵਿਅਕਤੀ ਇਨਸਾਨੀ ਜ਼ਿੰਦਗੀ ਨੂੰ ਕਿਵੇਂ ਡੁੱਬ ਕੇ ਮੁਹੱਬਤ 
ਕਰਦਾ ਹੋਵੇਗਾ, ਇਹ ਉਸ ਦੇ ਨਿੱਜੀ ਜਾਣੂ ਤਾਂ ਜਾਣਦੇ ਹੀ ਹਨ 
ਪਰ ਇਕ ਪਾਠਕ ਵਜੋਂ ਉਸਦਾ ਨਵਾਂ ਬਣਿਆ ਜਾਣੂ ਵੀ ਇਹ 
ਸਹਿਜੇ ਹੀ ਮਹਿਸੂਸ ਕਰ ਲੈਂਦਾ ਹੈ ਕਿ ਇਸ ਰਚਨਾ ਵਿਚ ਵੀ ਉਹ 
ਕਿਸੇ ਨੂੰ ਦੁਸ਼ਮਣ ਸਮਝਣ ਵਾਲੀ ਨਫਰਤ ਦਾ ਸ਼ਿਕਾਰ ਨਹੀਂ ਹੁੰਦਾ 
ਭਾਵੇਂ ਕਿ ਨਫਰਤ ਦੇ ਮਾਹੌਲ ਵਿਚ ਤਬਾਹ ਹੋ ਰਹੀ ਮਨੁੱਖਤਾ ਦਾ 
ਬਿਰਤਾਂਤ ਸਿਰਜਣ ਤੋਂ ਹੀ ਉਹ ਗੱਲ ਨੂੰ ਅੱਗੇ ਤੋਰਦਾ ਹੈ। ਸਗੋਂ 
ਇਸ ਰਚਨਾ ਦੀ ਸਭ ਤੋ' ਪਹਿਲੀ ਖੂਬੀ ਹੀ ਇਹੋ ਹੈ ਕਿ ਲੇਖਕ ਇਕ 
ਵਰਿਆਮ 


5।। ੨੧੧0੫ 0301 5॥੧0। 4। ੬003% 


ਵਿੱਥ 'ਤੇ ਉੱਚਾ ਖੜੋ ਕੇ ਤੇ ਭੀੜ ਤੋਂ ਅੱਲਗ ਹੋ ਕੇ ਸਮੁੱਚੇ ਵਰਤਾਰੇ 
ਨੂੰ ਨਿਹਾਰਦਾ ਹੈ। ਉਹ ਕਿਸੇ ਇਕ ਧਿਰ ਨੂੰ ਹੀ ਚੰਗਾ ਜਾਂ ਮਾੜਾ 
ਨਹੀਂ ਆਖਦਾ ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ 
ਉਹ ਗਲਤ ਨੂੰ ਗਲਤ ਨਾ ਆਖਦਾ ਹੋਵੇ। 

ਆਪਣੇ ਸਾਈਕਲ ਨੂੰ ਇਤਿਹਾਸ ਦਾ ਚਿਹਨ ਸਮਝਦਾ 
ਹੋਇਆ ਉਹ ਜਿਸ ਕੌਸ਼ਲਤਾ ਨਾਲ ਬਹੁਤੇ ਨੂੰ ਥੋੜ੍ਹੇ ਵਿਚ ਸਮੇਟਦਾ 
ਹੈ ਉਥੇ ਕਿਸੇ ਦੀ ਆਜ਼ਾਦੀ ਤੇ 'ਕਿਸੇ ਹੋਰ ਦੀ ਬਰਬਾਦੀ” ਦਾ ਕਠੋਰ 
ਵਿਐਗ ਵੀ ਸਰਲ ਸਹਿਜ ਅਦਾਜ ਵਿਚ ਸਿਰਜ ਜਾਂਦਾ ਹੈ। 

“ਬੀਤੇ ਇਤਿਹਾਸ ਦੀ ਗੱਲ ਓਨੀ ਕੋਈ ਇਕ ਕਿਤਾਬ ਨਹੀਂ 
ਦਸਦੀ, ਜਿਨਾਂ ਇਹ। ਸੈਨ ਸੈਤਾਲੀ ਦੇ ਘੱਲੂਘਾਰੇ ਵਿਚ ਇਹਦਾ 
ਵੀ ਛੋਟਾ ਜਿਹਾ ਰੋਲ ਸੀ ਪਰ ਬੜਾ ਮਹੱਤਵ ਪੂਰਨ । ਅੱਧੀ ਰਾਤ ਨੂੰ 
ਜਦੋਂ ਪੈਡਿਤ ਨਹਿਰੂ ਬੋਲ ਰਿਹਾ ਸੀ ਕਿ ਕੌਮਾਂ ਦੀ ਜ਼ਿੰਦਗੀ ਵਿਚ 
ਇਹ ਦਿਨ ਕਿਤੇ ਹੀ ਆਉਂਦਾ ਹੈ ਜਦੋਂ ਅਸੀਂ ਇਕ ਯੁੱਗ ਚੋਂ ਦੂਸਰੇ 
ਵਿਚ ਪਰਵੇਸ਼ ਕਰਦੇ ਹਾਂ ਤਾਂ ਉਦੋਂ ਇਹ ਸਾਈਕਲ ਪਗਡੰਡੀਆਂ, 
ਖੇਤਾਂ ਵਿਚ ਸਫਰ ਕਰ ਰਿਹਾ ਸੀ ਇਹਨੇ ਇਕ ਸਫਰ ਤੈਅ ਕੀਤਾ 
ਸੀ ਜਿਸਦਾ ਰਾਹ ਅੱਗ ਲੱਗੇ ਪਿੰਡਾਂ, ਬੋ ਮਾਰਦੇ ਮੁਰਦਿਆਂ, 
ਚਿੱਕੜਾਂ ਅਤੇ ਦਲਦਲਾਂ ਵਿੱਚੋਂ ਲੰਘਦਾ ਸੀ।” 

ਇਹਨਾਂ ਸਤਰਾਂ ਵਿਚ ਬਹੁਤ ਕੁਝ ਅਣਲਿਖਿਆ ਪਿਆ ਹੈ। 
ਇਸ ਵਿਚ ਇਤਿਹਾਸ ਵੀ ਹੈ ਤੇ ਹਕੀਕਤ ਵੀ। ਮਾਨਸਿਕ 
ਵਾਤਾਵਰਣ ਵੀ ਹੈ ਤੇ ਪ੍ਰਕਿਰਤਕ ਵਾਤਾਵਰਣ ਵੀ। ਸਾਦਗੀ ਵੀ 
ਹੈ ਤੇ ਡੂੰਘਾਈ ਵੀ। ਇਹੋ ਤਾਂ ਉਤਮ ਲਿਖਤ ਦੀ ਪਛਾਣ ਹੰਦੀ ਹੈ। 
ਸੁਹਿਰਦ ਭਾਵੀ ਜਗਦੀਸ਼ ਸਿੰਘ ਮਾਸੂਮ ਨਿਰਛਲ ਨਜ਼ਰ ਤੇ 

ਫਰਵਰੀ-੨੦੨੧ 


(੨੦੨।੮॥0੫॥੦01੨/1.੦੦।੧ 


ਪੜਤਾਲਦਾ ਹੈ। ਉਸ ਨੂੰ ਪੰਜਾਬ ਦਾ ਸਮੁੱਚਾ ਸੈਗਠਿਤ 
ਭਾਈਚਾਰਾ ਨਜ਼ਰ ਆਉਂਦਾ ਹੈ ਜਿਥੇ ਹਰੇਕ ਰੈਗ, ਜਾਤ ਤੇ ਮਜ਼ਹਬ 
ਭੈਗੜੇ ਦੀ ਤਾਲ 'ਤੇ ਪਜਾਬ ਦੀ ਥਿਰਕਦੀ ਜਵਾਨੀ ਬਣ ਕੇ ਨੱਚ 
ਉਠਦੇ ਸਨ; ਜਿਥੇ ਜਥੇਦਾਰ ਅਤਰ ਸਿੰਘ ਦਾ ਦੀਵਾਨ ਲਾਉਣ 
ਆਉਣਾ ਸੁਣ ਕੇ ਨਾਮਧਾਰੀ, ਅਕਾਲੀ, ਹਿੰਦੂ ਮੁਸਲਮਾਨ ਸਭ ਨੂੰ 
ਚਾਅ ਚੜ੍ਹ ਜਾਂਦਾ ਸੀ, ਜਿਥੇ ਸਲੀਮਾ ਤੇ ਜਗਦੀਸ਼ ਇਕ ਦੂਜੇ ਦੇ 
ਡਾਢੇ ਆਪਣੇ ਸਨ। ਜਿਥੇ ਸਾਰਾ 'ਢੇ” ਪਿਡ ਇੱਕ ਸੀ। ਢੇ ਪਿਡ 
ਇਥੇ ਪੰਜਾਬ ਅਤੇ ਮੁਲਕ ਦਾ ਚਿਹਨ ਹੈ। ਹਾਲਾਤ ਬਦਲੇ, 
ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ 
ਲੱਗਣੇਂ ਸ਼ੁਰੂ ਹੋ ਗਏ। ਘੁੱਗ ਵਸਦਾ ਸਾਂਝਾ ਪਿਡ ਖੱਖੜੀਆਂ ਵਾਂਗ 
ਖਿਡਣ ਲੱਗਾ। 'ਢੇ` ਇਕ ਇਕਾਈ ਦੀ ਸ਼ਕਲ ਵਿਚ ਭਰਾਵਾਂ 
ਵਾਂਗ ਇਕ-ਰੂਪ ਵੱਸਦੇ ਢੇ-ਵਾਸੀਆਂ ਦਾ ਨਾ ਰਹਿ ਗਿਆ। ਇਹ 
ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਪਿੰਡ ਹੋ ਗਿਆ। ਲੇਖਕ ਦੇ 
ਸਾਰੇ ਢੇ ਵਾਲੇ ਹੁੰਦੇ ਸਾਂ ਪਰ ਹੁਣ ਮੁਸਲਮਾਨ ਤੇ ਸਿੱਖ ਹੈਦੇ ਜਾ ਰਹੇ 
ਸਾਂ। 

ਤੇ ਫੇਰ ਸਚਮੁੱਚ ਮੁਲਕ ਵੀ 'ਹਿੰਦੂ-ਸਿੱਖ ਤੇ ਮੁਸਲਮਾਨ” ਹੋ 
ਗਿਆ। ਲੋਕਾਂ ਦੇ ਹੱਥਾਂ ਵਿਚ ਛਵੀਆਂ ਤੇ ਬਲਮਾਂ ਆ ਗਈਆਂ। 
ਕਿਸੇ ਨਾ ਕਿਸੇ ਮੁਸਲਮਾਨ ਜਾਂ ਹਿੰਦੂ-ਸਿੱਖ ਦਾ ਕਤਲ ਕਰਨਾ 
ਯੋਗਤਾ ਦਾ ਸਰਟੀਫੀਕੇਟ ਸਮਝਿਆ ਜਾਣ ਲੱਗਾ। ਇਸ 
ਖੌਫਨਾਕ ਤੇ ਜਹਿਰੀਲੇ ਮਾਹੌਲ ਨੇ ਮਾਸੂਮ ਜਗਦੀਸ਼ ਦੇ ਹੱਥਾਂ ਵਿਚ 
ਵੀ ਬਰਛੀ ਫੜਾ ਦਿੱਤੀ। 

ਇਸ ਰਚਨਾ ਦੀ ਸਭ ਤੋਂ ਵਡੇਰੀ ਪ੍ਰਾਪਤੀ ਹੈ ਉਸ ਕਾਫਲੇ ਦਾ 
ਦਿਲ ਨੂੰ ਝੂਣ ਤੇ ਹਲੂਣ ਜਾਣ ਵਾਲਾ ਦਰਦਨਾਕ ਬਿਰਤਾਂਤ । ਪਰ 
ਲੇਖਕ ਦੀ ਦਿ੍‌ਸ਼ਟੀ ਇਸ ਦੁੱਖ 'ਤੇ ਭਿਆਨਕ ਤਬਾਹੀ ਨੂੰ ਬਿਆਨ 
ਕਰਦਿਆਂ ਇਸ ਤੋਂ ਪਾਰ ਜਾਣ ਦੀ ਗੱਲ ਕਰਦੀ ਹੈ। ਉਹ ਜੜ੍ਹਾਂ 
ਤੋਂ ਟੱਟ ਕੇ ਵੀ ਮੁੜ ਜੜ੍ਹਾਂ ਗੱਡ ਸਕਣ ਦੀ ਮਨੁੱਖੀ ਹਿੰਮਤ ਨੂੰ 
ਪਛਾਣਦੀ ਹੈ। ਭੁੱਖ ਨਾਲ ਵਿਲਕਦੇ ਕੁਲਦੀਪ ਲਈ ਉਸਦੇ 
ਪਿਤਾ ਵੱਲੋਂ ਰੋਟੀ ਦਾ ਟੁੱਕੜਾ ਮੇਗਣ ਲਈ ਸ੍ੈ-ਮਾਣ ਨੂੰ 
ਗਵਾਉਣਾ ਤੇ ਹਰੇਕ ਵੱਲੋਂ ਨਾਂਹ ਸੁਣ ਕੇ ਅਪਮਾਨਤ ਹੋਣਾ, ਉਸ 
ਸੈਕਟ ਕਾਲੀਨ ਦੌਰ ਵਿਚ ਮਾਨਵੀ ਮੁੱਲਾਂ ਦੇ ਗਰਕ ਜਾਣ ਦੀ 
ਗਵਾਹੀ ਵੀ ਹੈ ਪਰ ਇਸੇ ਸਮੇਂ ਕਿਸੇ ਮਾਈ ਦੀ ਆਵਾਜ਼ ਕਿ ਬੱਚਾ 
ਰੋਂਦਾ ਹੈ ਤਾਂ ਇਸ ਨੂੰ ਰੋਟੀ ਦਿਓ ਪੈਜਾਬ ਦੀ ਜਗਦੀ-ਜਾਗਦੀ 


ਵਰਿਆਮ 
5।। ੨੧੧0੫ 0301 5॥੧0। 4। €003% 


ਆਤਮਾ ਦੀ ਆਵਾਜ਼ ਬਣ ਕੇ ਉਭਰਦੀ ਹੈ। ਉਸ ਪੰਜਾਬ ਦੀ ਜੋ 
ਆਪਣਿਆਂ ਨੂੰ ਕਤਲ ਵੀ ਕਰਦਾ ਹੈ ਪਰ ਉਹਨਾਂ ਲਈ ਕੁਰਬਾਨ 
ਹੋਣਾ ਵੀ ਜਾਣਦਾ ਸੀ। ਅਤਿ ਦੇ ਡੂੰਘੇ ਹਨੇਰੇ ਵਿਚ ਚਾਨਣ ਦੀ 
ਲੀਕ ਵੇਖ ਸਕਣ ਵਾਲੀ ਲੇਖਕ ਦੀ ਦਿਰਿਸਟੀ ਵਿਚ ਕਿਸੇ ਦਿਖਾਵੇ 
ਦੀ ਪ੍ਰਗਤੀਸ਼ੀਲਤਾ ਨਹੀਂ। ਕਾਫਲੇ ਚ ਮੀਂਹ ਤੋਂ ਬਚਣ ਲਈ ਮਾਰੇ 
ਝੁੰਬਾਂ ਵਿਚੋਂ “ਆਪਣੇ ਪਰਨਾਲੇ ਨੂੰ ਪਾਸੇ ਰੱਖਣ” ਦਾ ਵੇਰਵਾ ਲੇਖਕ 
ਦੀ ਉਸ ਬਰੀਕ ਬੁੱਧ ਵੱਲ ਸੰਕੇਤ ਹੈ ਜੋ ਮਹਾਂ-ਭੂਚਾਲ ਦੀ ਤਬਾਹੀ 
ਵਿਚ ਵੀ ਪੈਜਾਬੀਆਂ ਦੀ ਸਹਿਜ ਸੈਤੁਲਿਤ ਰਹਿ ਸਕਣ ਤੇ ਦੁੱਖ 
ਵਿਚ ਵੀ ਆਪਣੇ 'ਤੇ ਹੱਸ ਸਕਣ ਦੀ ਸਮਰਥਾ ਦਾ ਬਿਆਨ ਹੈ। 
ਅਗਲਾ ਬਿਰਤਾਂਤ “ਫੇਰ ਮਹਿਕੀ ਜ਼ਿੰਦਗੀ 'ਤੋਂ' ਸ਼ੁਰੂ ਹੋ ਕੇ 
ਆਜ਼ਾਦੀ ਤੋਂ ਬਾਦ ਉਠੀਆਂ ਲਹਿਰਾਂ ਤੇ ਵਿਚਾਰਾਂ ਦੇ ਟਕਰਾਵਾਂ 
ਅਤੇ ਤਣਾਵਾਂ ਨੂੰ ਵੀ ਬਿਆਨਦਾ ਹੈ ਤੇ ਹੌਲੀ-ਹੌਲੀ ਉਸਰ ਰਹੀ 
ਸਭਿਅਤਾ ਨੂੰ ਵੀ; ਪਿੰਡ ਤੋਂ ਸ਼ਹਿਰ ਬਣਦੇ ਜਲੰਧਰ ਨੂੰ ਵੀ ਤੇ 
ਸਾਹਿਤਕ ਤੇ ਸਭਿਆਚਾਰਕ ਲਹਿਰਾਂ ਨੂੰ ਵੀ। ਉਸਦੀ ਇਸ ਰਚਨਾ 
ਵਿਚ ਉਸਦਾ ਆਪਾ ਵੀ ਹੈ, ਪੈਜਾਬ ਦਾ ਇਤਿਹਾਸ ਵੀ, ਜੁਗ- 
ਗਰਦੀਆਂ ਦਾ ਵੇਰਵਾ ਵੀ, ਤੇ ਨਾਮਧਾਰੀਆਂ ਦਾ ਸਭਿਆਚਾਰ 
ਵੀ। ਬਹੁਤ ਕੁਝ ਕਿਹਾ ਹੈ ਲੇਖਕ ਨੇ ਪਰ ਬਹੁਤ ਥੋੜ੍ਹੇ ਵਿਚ। ਸਦਾ 
ਲਈ ਜਗਦੀਸ਼ ਸਿੰਘ ਵਧਾਈ ਦਾ ਪਾਤਰ ਹੈ ਤੇ ਥੋੜ੍ਹਾ ਜਿਹਾ ਮਾਣ 
ਇਸ ਲਿਖਤ ਦੇ ਲਿਖੇ ਜਾਣ ਲਈ ਮੈਂ ਵੀ ਲੈ ਲੈਂਦਾ ਹਾਂ ਕਿਉਂਕਿ 
ਉਸਨੇ ਇਹਨਾਂ ਪੱਤਰਿਆਂ ਨੂੰ ਲਿਖਣਾ ਮੇਰੇ ਆਖੇ ਹੀ ਸ਼ੁਰੂ ਕੀਤਾ 
ਸੀ। 
-ਵਰਿਆਮ ਸਿੰਘ ਸੰਧੂ 


ਪੁਸਤਕ ਪੜ੍ਣ ਤੋਂ ਪਹਿਲਾਂ ਦੀ 


ਦਆੰ 


ਗਲ 

ਬਾਣੀ ਜਪੁਜੀ ਸਾਹਿਬ ਵਿੱਚ ਤੁਕ ਆਉਂਦੀ ਹੈ “ਸੋਜੋਗੁ 
ਵਿਜੋਗੁ ਦੋਇ ਕਾਰ ਚਲਾਵਹਿ ਲੇਖੇ ਆਵਹਿ ਭਾਗ॥” ਦੁਨੀਆ 
ਦੀ ਕਾਰ ਅਤੇ ਬਹੁਤੇ ਤਕਨੀਕੀ ਯੋਤਰਾਂ ਦਾ ਕਾਰਜ ਸੈਯੋਗ 
ਵਿਯੋਗ ਅਥਵਾ ਜੁੜਣ ਅਤੇ ਟੁੱਟਣ ਦੀ ਕਿਆ ਨਾਲ ਚੱਲਦਾ ਹੈ। 
ਜੇ ਗਹੁ ਨਾਲ ਵੇਖੋ ਤਾਂ ਇਹ ਹੀ ਕਾਰਜ ਗਤੀ ਬਖਸ਼ਦਾ ਹੈ। ਇੱਕ 
ਕਦਮ ਅੱਗੇ ਜਾਂਦਾ ਹੈ ਫਿਰ ਪਿੱਛੇ ਰਹਿ ਜਾਂਦਾ ਹੈ ਅਤੇ ਇਹ 
ਸਿਲਸਲਾ ਚਲਦਾ ਰਹਿੰਦਾ ਹੈ ਤੇ ਬੈਦੇ ਦੀ ਤੋਰ ਬਣ ਜਾਂਦਾ ਹੈ। 
ਜਿੰਨੀ ਛੇਤੀ ਇਹ ਅੱਗੇ ਪਿੱਛੇ ਹੋਣ ਦਾ ਕਾਰਜ ਹੁੰਦਾ ਹੈ ਓਨੀ 
ਫਰਵਰੀ-੨੦੨੧ 

(੨੦੨।੮॥0੫॥01੩/|.੦੦।੧ 


ਤੇਜੀ ਨਾਲ ਬੈਦਾ ਤੁਰਦਾ ਜਾਂ ਦੌੜਦਾ ਹੈ। ਇਹ ਵਿਆਪਕ 
ਵਰਤਾਰਾ ਹੈ। ਆਵਣ-ਜਾਣ, ਦਿਨਰਾਤ, ਆਰੋਹ-ਅਵਰੋਹ, 
ਅਗੇ ਵਧਣਾ, ਪਿੱਛੇ ਹਟਣਾ, ਬੁਲੰਦੀਆਂ ਤੇ ਜਾਣਾ ਤੇ ਮੁੜ 
ਅਮਨ ਇਹ ਸਭ ਕੁੱਝ ਜੀਵਨ ਦੇ ਵੱਖ-ਵੱਖ ਅੰਗਾਂ ਵਿਚ ਪ੍ਰਮੁੱਖ 
ਗੱਲ ਹੈ ਬਲਕਿ ਜੀਵਨ ਦਾ ਆਧਾਰ ਹੈ। 

ਪੰਜਾਬੀਆਂ ਵਿਚ ਇਹ ਖਾਸੀਅਤ ਜਿਆਦਾ ਪ੍ਰਬਲ ਹੈ। 
ਆਪਸ ਵਿੱਚ ਲੜ-ਲੜ ਮਰਨਾ ਅਤੇ ਫਿਰ ਇੱਕ ਦੂਜੇ ਤੇ ਡੁੱਲ੍ਹ- 
ਡੁੱਲ੍ਹ ਪੈਣਾ। ਖੋਹਣਾ ਅਤੇ ਲੁਟਾ ਦੇਣਾ। ਗੈਨਾ ਪੁੱਟਣ ਤੋਂ ਬਦਾ 
ਕੁੱਟਣਾ ਅਤੇ ਗੁੜ ਦੀ ਭੇਲੀ ਬਦੋ ਬਦੀ ਦੇਣੀ । ਪਹਿਲਾਂ ਸਭ ਕੁੱਝ 
ਢੈ ਢੇਰੀ ਕਰਨਾ ਅਤੇ ਫੇਰ ਮੁੜ ਉਸਾਰਨਾ। ਬੇਦੇ ਮਾਰ ਦੇਣੇ ਫੇਰ 
ਉਹਨਾਂ ਦੀ ਯਾਦ ਵਿਚ ਮੇਲੋਂ ਲੌਣੇ। ਏਦਾਂ ਇਤਿਹਾਸ ਵਿਚ ਕਈ 
ਵਾਰ ਹੋਇਆ ਹੈ ਅਤੇ ਇਸ ਵਰਤਾਰੇ ਨੂੰ ਲੋਕ ਮੁਹਾਵਰਾ ਇਜ ਵੀ 
ਬਿਆਨਦਾ ਹੈ, “ਪੰਜਾਬ ਦੇ ਜੈਮਿਆਂ ਨੂੰ ਨਿਤ ਮਹਿੰਮਾਂ”। ਪਜਾਬ 
ਖੇਤੀ ਪ੍ਰਧਾਨ ਇਲਾਕਾ ਹੈ ਅਤੇ ਖੇਤੀ ਵਾਸਤੇ ਜ਼ਮੀਨ ਤਿਆਰ 
ਰਹਿੰਦੀ ਹੈ। ਇਤਿਹਾਸ ਵਿੱਚ ਵੀ ਇਹ ਵਰਤਾਰਾ ਵਰਤਦਾ ਰਿਹਾ 
ਹੈ। 

ਸੈਨ ੧੯੪੭ ਦੇ ਆਲੇ ਦੁਆਲੇ ਵੀ ਇਹ ਵਰਤਾਰਾ ਬਹੁਤ 
ਅਤੇ ਪਾਕਿਸਤਾਨ ਬਣ ਗਏ। ਇਤਿਹਾਸ ਦੀ ਕਾਲ ਵੰਡ ਵਾਸਤੇ 
ਸੈਨ ੧੯੪੭ ਇੱਕ ਹੱਦ ਬਣ ਗਿਆ। ਇਤਿਹਾਸ ਪੂਰਵ ਸੈਤਾਲੀ 
ਅਤੇ ਉੱਤਰ ਸੈਤਾਲੀ ਨਾਲ ਜਾਣਿਆ ਜਾਣ ਲਗਾ। ਜਾਣੋ 
ਪੰਜਾਬੀਆਂ ਲਈ ਵਿਜੋਗ ਦੀ ਘੜੀ ਭਾਰੂ ਸੀ। ਨੌ ਸਾਲ ਦੀ 
ਉਮਰ ਵਿਚ ਸੈਨ ੧੯੪੭ ਦੇ ਘੱਲੂਘਾਰੇ ਦਾ ਕੁੱਝ ਹਿੱਸਾ ਭੋਗਣ 
ਦਾ ਅਵਸਰ ਇਸ ਲੇਖਕ ਨੂੰ ਮਿਲਿਆ। ਇਸ ਘੱਲੂਘਾਰੇ ਨੇ 
ਸਦੀਆਂ ਤੱਕ ਇਸ ਦੇਸ਼ ਦੇ ਲੋਕਾਂ ਦੀ ਹੋਣੀ ਨੂੰ ਬਦਲ ਦਿੱਤਾ। 
ਲੇਖਕ ਦੇ ਬਾਲ ਮਨ ਤੇ ਕੁੱਝ ਯਾਦਾਂ ਪੱਕੀਆਂ ਲੀਹਾਂ ਪਾ 
ਗਈਆਂ। ਸਮਾਂ ਆਉਣ ਤੇ ਇਹਨਾਂ ਯਾਦਾਂ ਨੇ ਸ਼ਬਦਾਂ ਦਾ ਰੂਪ 
ਧਾਰਿਆ। ਇਹ ਸ਼ਬਦ ਜਿਹੋ ਜਿਹੇ ਸਨ ਉਹ ਕਾਗਜ ਤੇ ਸਮੇਂ- 
ਸਮੇਂ ਉਲੀਕੇ ਗਏ ਅਤੇ ਇਹ ਪੱਤਰੇ ਪਏ ਰਹੇ। ਖਿੱਲਰੇ ਪੁਲਰੇ। 

ਫਿਰ ਦੋਸਤਾਂ ਦੀ ਪ੍ਰੇਰਨਾ ਤੇ ਇਹ ਵਰਿਆਮ ਦੇ ਕਾਲਮਾਂ 
ਵਿੱਚ ਛਪੇ ਤੇ ਹੁਣ ਦੋਸਤਾਂ ਦੀ ਹੀ ਹੱਲਾ ਸ਼ੇਰੀ ਨੇ ਇਹਨਾਂ ਨੂੰ 
ਖਿੱਲਰੇ ਪੱਤਰੇ ਨਹੀਂ ਰਹਿਣ ਦਿੱਤਾ ਇਹ ਸਾਂਭੇ ਜਾ ਰਹੇ ਹਨ। 


ਵਰਿਆਮ 
5।। ੨੧੧0੫ 0301 5॥੧0। 4। ੬003% 


ਬਹੁਤ ਦੇਰ ਪਹਿਲਾਂ ਇੱਕ ਛੋਟੀ ਜਿਹੀ ਪੁਸਤਕ 
“ ਨਾਮਧਾਰੀਆਂ ਬਾਰੇ” ਜਗਦੀਸ਼ ਸਿੰਘ ਦੇ ਨਾਮ ਹੇਠ ਛਪੀ ਸੀ 
ਅਤੇ ਫੇਰ ਤੀਹ ਸਾਲ ਤੋਂ ਵਰਿਆਮ ਵਿੱਚ ਹੀ ਕੁੱਝ ਲਿਖਣਾ 
ਪਿਆ ਪਰ ਪੁਸਤਕ ਛਾਪਣ ਤੋਂ ਅਨੇਕਾਂ ਕਾਰਨਾਂ ਕਰ ਕੇ ਝਿਜਕ 
ਹੀ ਰਹੀ। ਮੇਰੇ ਢਿੱਲੜ ਪੁਣੇ ਤੋਂ ਜਾਂ ਸ਼ਾਇਦ ਪੈਜਾਬੀ ਪੁਸਤਕਾਂ ਦੀ 
ਦਸ਼ਾ ਤੋਂ ਪੁਸਤਕ ਲਿਖਣ ਛਾਪਣ ਦੀ ਚਿਣਗ ਨਾ ਹੀ ਮੱਚੀ। 
ਹੁਣ ਜੇ ਖਿੱਲਰੇ ਪੱਤਰੇ ਪੁਸਤਕ ਦਾ ਰੂਪ ਧਾਰ ਹੀ ਜਾਂਦੇ ਹਨ ਤਾਂ 
ਯਾਰਾਂ ਵੱਲੋਂ ਚੁੱਕ ਚੁੱਕਾ ਕੇ ਘੋੜੀ ਚਾੜ੍ਹਣ ਵਾਲੀ ਗੱਲ ਹੀ 
ਹੋਵੇਗੀ। 

ਜਦੋਂ ਇਸ ਪੁਸਤਕ ਦੀ ਉਥਾਨਕਾ ਵਰਗੇ ਸ਼ਬਦ ਲਿਖ ਰਿਹਾ 
ਹਾਂ ਮੈਨੂੰ ਚੇਤੇ ਆ ਰਹੇ ਨੇ ਉਹ ਬਹੁਤ ਸਾਰੇ ਲੋਕ, ਪਾਠਕ ਅਤੇ 
ਲੇਖਕ ਮਿੱਤਰ, ਜੋ ਖਿੱਲਰੇ ਪੱਤਰੇ ਨੂੰ ਪੁਸਤਕ ਰੂਪ ਵਿੱਚ ਦੇਖਣਾ 
ਚਾਹੁੰਦੇ ਰਹੇ ਹਨ। 

ਬਹੁਤ ਦੇਰ ਪਹਿਲਾਂ ਹੀ ਮੇਰੇ ਅਜੀਜ ਮਿਤਰ ਸ. ਭੁਪਿਦਰ 
ਸਿੰਘ, ਨਾਮਧਾਰੀ ਏਜੈਸੀਜ਼ ਦਿੱਲੀ ਵਾਲਿਆਂ ਇਸ ਪੁਸਤਕ ਨੂੰ 
ਛਾਪਣ ਲਈ ਉਤਸਾਹਤ ਕੀਤਾ ਅਤੇ ਛਪਾਈ ਵਿਚ ਮਦਦ ਦਾ 
ਵੀ ਵਚਨ ਦਿੱਤਾ। ਉਹਨਾਂ ਦੇ ਸਤਿਕਾਰਤ ਪਿਤਾ ਅਤੇ 
ਵਰਿਆਮ ਦੇ ਪਰਮ ਸਨੇਹੀ ਸ. ਸੇਵਾ ਸਿੰਘ ਜੋ ਤੋਬੂਆਂ ਵਾਲੇ 
ਵਿਲੇਜ ਗੁੜਗਾਉਂ, ਦਿੱਲੀ ਜਿਹੇ ਵਕਾਰੀ ਅਦਾਰੇ ਨੂੰ ਪਰਿਵਾਰ 
ਸਮੇਤ ਚਲਾ ਰਹੇ ਹਨ, ਉਹਨਾਂ ਆਪਣੇ ਸੁਪੱਤਰ ਭੁਪਿਦਰ ਸਿੰਘ 
ਦੇ ਵਚਨ ਉੱਤੇ ਕਦੇ ਦੇ ਫੁੱਲ ਚੜ੍ਹਾ, ਦਿੱਤੇ ਨੇ। . ਡਾ. ਵਰਿਆਮ 
ਲਈ ਪ੍ਰੇਰਣਾ ਦਿੱਤੀ ਅਤੇ ਹੁਣ ਪੁਸਤਕ ਰੂਪ ਦੇਣ ਵਿੱਚ ਉਹਨਾਂ 
ਬਾਰ-ਬਾਰ ਜੋਰ ਪਾਇਆ ਅਤੇ ਇਸ ਦੀ ਭੂਮਿਕਾ ਵਜੋਂ ਵੀ ਸੈਦਰ 
ਸ਼ਬਦ ਲਿਖ ਕੇ ਪੁਸਤਕ ਰੂਪ ਦਾ ਮੁੱਢ ਬੈਨ ਦਿੱਤਾ। 

ਮੇਰੇ ਪਰਮ ਮਿੱਤਰ, ਡਾ. ਲਖਵਿੰਦਰ ਜੌਹਲ ਨੇ ਇਸ ਪੁਸਤਕ 
ਬਿਰਤਾਂਤ ਨੂੰ ਵਾਚਿਆ ਘੋਖਿਆ ਅਤੇ ਵਡਮੁੱਲੇ ਸੁਝਾਅ ਵੀ 
ਦਿੱਤੇ। ਅਜੀਜ ਡਾ. ਉਮਿਦਰ ਜੌਹਲ ਨੇ ਪੁਸਤਕ ਛੱਪਣ ਵਿਚ 
ਪੂਰੀ ਦਿਲਚਸਪੀ ਲਈ ਹੈ। 

ਵਿਦਵਾਨ ਦੋਸਤ ਪ੍ਰ ਪਿਆਰਾ ਸਿੰਘ ਭੋਗਲ ਨੇ ਇਸ 
ਪੁਸਤਕ ਨੂੰ ਛਾਪਣ ਵਾਸਤੇ ਬਾਰ-ਬਾਰ ਤਾਕੀਦ ਕੀਤੀ ਹੈ ਅਤੇ 
ਵੱਡੇ-ਵੱਡੇ ਮੇਚਾਂ ਤੇ ਵੀ ਉਹਨਾਂ ਨੇ ਪਬਲਿਕ ਤੌਰ ਤੇ ਇੱਹ ਮਗ 


ਫਰਵਰੀ-੨੦੨੧ 
(੨੦੨।੮॥0੫॥01੩/|.੦੦। 





ਕੀਤੀ ਹੈ। ਮਿੱਤਰ ਪਿਆਰੇ ਸੀ ਸਤਨਾਮ ਚਾਨਾ ਵੀ ਇਸ ਬਿਰਤਾਂਤ 
ਨੂੰ ਪੁਸੱਤਕ ਰੂਪ ਵਿੱਚ ਦੇਖਣ ਦੇ ਚਾਹਵਾਨ ਰਹੇ ਹਨ। ਕੁਕਨੂਸ 
ਪ੍ਰਕਾਸ਼ਨ ਵਾਲੇ ਰਾਜਿੰਦਰ ਬਿਮਲ ਸਾਹਿਬ ਨੇ ਅਪਣੇ ਸਫਰ ਦੇ 
ਅਤਿਅਤ ਰੁਝੇਵਿਆਂ ਵਿਚ ਪਰੂਫ ਵਾਚਣ ਅਤੇ ਸੁਝਾਓ ਦੇਣ ਦੀ 
ਕਿਿਪਾ ਕੀਤੀ ਹੈ। 

ਸਾਡੇ ਸਦਾ ਬਹਾਰ ਆਰਟਿਸਟ ਸੁਖਵੰਤ ਸਿੰਘ ਜਿਥੇ 
“ਵਰਿਆਮ” ਨੂੰ ਸ਼ਿੰਗਾਰ ਕੇ ਜੱਸ ਖਟਦੇ ਅਤੇ ਦਿੰਦੇ ਰਹੇ ਹਨ 
ਉਹਨਾਂ ਇਸ ਪੁਸਤਕ ਨੂੰ ਵੀ ਕਈ ਵਾਰ ਪਰੂਫਾਂ ਦੇ ਰੂਪ ਵਿਚ ਪੜ੍ਹ 
ਕੇ ਹੌਸਲਾ ਵੀ ਵਧਾਇਆ ਅਤੇ ਡੂੰਘੀ ਲਗਣ ਅਤੇ ਭਾਰੀ ਮਿਹਨਤ 
ਨਾਲ ਇਸ ਦੇ ਟਾਈਟਲ ਦੀ ਸਿਰਜਣਾ ਕੀਤੀ ਹੈ। 

ਹੋਰ ਬਹੁਤ ਸਾਰੇ ਮਿੱਤਰ ਹਨ ਜਿਹੜੇ ਇਸ ਬਿਰਤਾਂਤ ਨੂੰ 
ਪੁਸਤਕ ਰੂਪ ਵਿਚ ਦੇਖਣ ਦੇ ਚਾਹਵਾਨ ਰਹੇ ਹਨ। . ਇਹਨਾਂ ਸਭ 
ਸਜਨਾਂ ਦੋਸਤਾਂ ਦਾ ਅਤੇ ਪੁਸਤਕ ਰੂਪ ਲਈ ਪ੍ਰੇਰਣ ਵਾਲੇ ਪਾਠਕ 
ਮਿਤਰਾਂ ਦਾ ਮੈਂ ਦਿਲੋਂ ਮਨੋਂ ਪੈਨਵਾਦ ਕਰਦਾ ਹਾਂ। 
ਵਿਚ ਅਣਦਿਸਦੀ, ਅਣਗੌਲੀ ਪਰ ਜਬਰਦਸਤ ਮਦਦਗਾਰ ਹੈ। 
ਓਹ ਆਪ ਤਾਂ ਢਿੱਲੀ ਮੱਠੀ ਹੀ ਰਹਿੰਦੀ ਹੈ ਪਰ ਮੈਨੂੰ ਸਦਾ ਹੀ ਬਲ 
ਦਿੱਤਾ ਹੈ। 

ਪਰ ਸਭ ਤੋਂ ਉੱਤੇ ਮੈਂ ਕਰਤਿਗਤਾ ਪ੍ਰਗਟ ਕਰਦਾ ਹਾਂ ਸਤਿਗੁਰੂ 
ਜਗਜੀਤ ਸਿੰਘ ਜੀ ਪਤੀ ਜਿਨ੍ਹਾਂ ਮੇਰੀਆਂ ਵਾਗਾਂ ਖੁਲੀਆਂ ਛੱਡ ਕੇ 
ਮੈਨੂੰ ਸਰਪੱਟ ਦੌੜਣ ਦਾ ਅਵਸਰ ਦਿੱਤਾ। ਤੀਹ ਸਾਲ ਵਰਿਆਮ 
ਚਲਾਉਣ ਦੀ ਸਮਰਥਾ ਬਖਸ਼ੀ, ਦੇਸ਼ ਵਿਦੇਸ਼ ਦੀਆਂ ਸੈਰਾਂ, ਮਾਨ 
ਸਨਮਾਨਾਂ ਨਾਲ ਨਿਵਾਜਿਆ ਅਤੇ ਇਸ ਨਿੱਤ ਦੇ ਬਿਖੜੇ ਕਾਰਜ 
ਵਿਚ ਡੋਲਣ ਤੋਂ ਬਾਰ-ਬਾਰ ਰੱਖਿਆ ਕੀਤੀ ਹੈ। ਸ਼ੁਰੂ ਵਿਚ ਸੈਜੋਗ 
ਵਿਜੋਗ ਦੀ ਗੱਲ ਕੀਤੀ ਹੈ। ਸੈਨ ਸੈਤਾਲੀ ਦੀ ਸਾੜਸੱਤੀ ਦਾ ਕੁਝ 
ਉਲੇਖ ਇਸ ਪੁਸਤਕ ਵਿੱਚ ਵੀ ਹੈ। ਅੱਜ ਸਮਾਂ ਬਦਲ ਗਿਆ ਹੈ। 
ਹੁਣ ਸੈਜੋਗੀ ਵੇਲਾ ਮੇਲੇ ਦਾ ਹੈ। ਹਿੰਦ ਪਾਕ ਵਿੱਚ ਦੋਸਤੀ ਦੀ 
ਸੁਰੀਧ ਭਰੀ ਸੁਮੀਰ ਚੱਲ ਰਹੀ ਹੈ। ਸੈਤਾਲੀ ਦੇ ਵਿਜੋਗੀ ਦਿਨਾਂ ਨੂੰ 
ਭੁਲਾਉਣ ਵਾਸਤੇ ਉਹਨਾਂ ਨੂੰ ਯਾਦ ਰੱਖੀਏ ਤਾਂ ਕਿ ਸੈਜੋਗ ਦੀ 
ਦਸ਼ਾ ਬਣੀ ਰਹੇ। ਇਹ ਹੀ ਮੇਰੀ ਕਾਮਨਾ ਹੈ। ਜਾਣੀਆਂ 
ਕਰਨਗੇ ਇਹ ਆਸ ਹੈ। 


ਚਲਦਾ... 


ਵਰਿਆਮ 
5।। ੨੧੧0੫ 0301 5॥੧0। 4। ੬003% 


ਭੇਤ ਦੀ ਗੱਲ 

ਸਿਆਲ ਦੇ ਇਕ ਐਤਵਾਰ ਡਾ. ਵਰਿਆਮ ਸਿੰਘ ਸੰਧੂ ਦੇ 
ਨਿਵਾਸ ਦੀ ਉਤਲੀ ਛੱਤੇ ਬੜੀ ਵਧੀਆ ਧੁੱਪ ਸੀ। ਸਬੱਥ ਨਾਲ 
ਅਸੀਂ ਹੈ ਵੀ ਇਕੱਲੇ ਹੀ ਸਾਂ। ਨਿੰਦਿਆ ਪ੍ਰਸ਼ੋਸਾ ਸਾਸਤਰ ਤੋਂ ਗੱਲ 
ਜਰਾ ਕੁ ਲਾਂਭੇ ਹੋਈ ਤਾਂ ਕਿਸੇ ਪਰਸੈਗ ਦੀ ਲੜੀ ਨਾਰੋਵਾਲ ਰੋਡ ਦੇ 
ਸਫਰ ਵੱਲ ਚਲੀ ਗਈ। ਸੈਧੂ ਸਾਹਿਬ ਦਾ ਆਗ੍ਰਹਿ ਸੀ ਕਿ ਤੁਸੀਂ 
ਆਪਣੀਆਂ ਯਾਦਾਂ ਲਿਖੋ। ਮੈਂ ਕਿਸੇ ਵੇਲੇ ਕੁਝ ਵਰਕੇ ਲਿਖ ਛੱਡੇ 
ਸਨ, ਪਰ ਛਾਪੇ ਛਪਵਾਏ ਨਾ; ਕਿਉਂਕਿ ਮੇਰੀ ਤਸੱਲੀ ਨਹੀਂ ਸੀ। 
ਇਕ ਦਿਨ ਅਜਿਹਾ ਵਰਕਾ ਸੰਧੂ ਸਾਹਿਬ ਦੇ ਨਜਰੀਂ ਪੈ ਗਿਆ। 
ਸੈਧੂ ਸਾਹਿਬ ਜਲਾਲ ਵਿਚ ਆ ਗਏ। ਹੁਣ ਉਹ ਮੇਰੇ ਬਚਪਨ ਦੇ 
ਮਾਸਟਰ ਬਣ ਗਏ ਤੇ ਮੈਂ ਵਿਦਿਆਰਥੀ।'ਤੁਸੀਂ ਮੁੜ ਕੇ 
ਲਿਖੋ.....ਕਲ੍ਹ ਈ ਮੈਂ ਸਫ਼ਾ ਲਿਖਿਆ ਵੇਖਣੈ ਤੇ ਇਸੇ ਵਰਿਆਮ ਦੇ 
ਅਕ ਵਿੱਚ ਛਾਪਣੈ। ਲਓ, ਮੈਂ ਟਿੱਪਣੀ ਵੀ ਲਿਖ ਦੇਂਦਾ ਹਾਂ-ਗੈਰ 
ਸੈਪਾਦਕੀ ਟਿੱਪਣੀ।ਇਹਦਾ ਹੈਡਿੰਗ ਵੀ ਰੱਖ ਦੇਂਦਾ ਹਾਂ-ਖਿੱਲਰੇ 
ਪੱਤਰੇ।” 

ਹੁਣ ਮੈਂ ਸੋਚਾਂ ਕਿ ਇਹ ਬੈਦਾ ਆਪ ਤਾਂ ਕਹਾਣੀ ਲਿਖਦਾ 
ਕਾੜ੍ਹਦਾ ਵਰ੍ਹੇ ਲਾ ਦਿੰਦਾ ਹੈ ਤੇ ਮੈਨੂੰ ਚੌਂਹ ਪਹਿਰਾਂ ਦਾ ਨੋਟਿਸ ਦੇ 
ਗਿਆ ਹੈ। ਆਰਡਰ 'ਤੇ ਲਿਖਣਾ ਤਾਂ ਸਗੋਂ ਮੁਸ਼ਕਲ ਹੁੰਦੈ। 

ਪਰ ਮੈਂ ਲਿਖਣਾ ਇਸ ਵਾਸਤੇ ਆਰੈਭ ਦਿਤਾ ਕਿ ਮੇਰਾ ਵੀ 
ਜੁਆਬੀ ਅਧਿਕਾਰ ਸੁਰੱਖਿਅਤ ਹੋ ਜਾਵੇ। ਭਾਊ ਵਰਿਆਮ ਸੰਧੂ 
ਕੋਲੋਂ ਆਰਡਰ 'ਤੇ ਲਿਖਵਾਉਣ ਦਾ। 

ਖਿੱਲਰੇ ਪੱਤਰੇ 

ਸਾਡੇ ਘਰ ਇਕ ਪੁਰਾਣਾ ਸਾਈਕਲ ਹੈ। ਪੁਰਾਣਾ ਭਾਵ 
ਸੈਨ ਸੈਤਾਲੀ ਤੋਂ ਪਹਿਲਾਂ ਦਾ। ਅਸਲ ਵਿਚ ਇਹ ਸਾਈਕਲ ਦਾ 
ਢਾਂਚਾ ਹੈ। ਜਦੋਂ ਬਾਹਰੋਂ ਨਵੀਆਂ ਆਈਆਂ ਫਜੂਲ ਚੀਜਾਂ ਦਾ ਜੋਰ 
ਵਧਦਾ ਹੈ ਤਾਂ ਪੁਰਾਣੀਆਂ ਵਾਧੂ ਵਸਤਾਂ ਬਾਹਰ ਸੁੱਟਣ ਦੀ ਵਾਰੀ 
ਆਉਂਦੀ ਹੈ। ਉਦੋਂ ਇਸ ਸਾਈਕਲ ਦੀ ਸਦਾ ਹੀ ਸ਼ਾਮਤ ਆਉਂਦੀ 
ਹੈ। ਬੱਚੇ ਕਹਿੰਦੇ ਨੇ ਇਹਨੂੰ ਬਾਹਰ ਸੁੱਟੋ, ਮਾਤਾ ਆਖਦੀ ਹੈ ਕਿ 
ਇਹ ਕਬਾੜੀਏ ਨੂੰ ਦੇ ਦਿਓ-ਪਰ ਹਰ ਵਾਰ ਇਹ ਸਾਈਕਲ ਬਾਹਰ 
ਜਾਣੋਂ ਰਹਿ ਜਾਂਦਾ ਹੈ। ਇਹ ਸਾਈਕਲ ਕਈ ਸਾਲ ਤਾਂ ਪੁਰਾਣਿਆਂ 
ਵੇਲਿਆਂ ਦੇ ਸਾਡੇ ਮਕਾਨ ਦੇ ਢਾਰੇ ਵਿਚ ਪਿਆ ਰਿਹਾ। ਫੇਰ 
ਇਹਨੂੰ ਕਈ ਵਰ੍ਹੇ ਰਸੋਈ ਦਾ ਧੂਆਂ ਖਾਂਦਾ ਰਿਹਾ। ਅੱਜ ਕਲ੍ਹ ਕੋਠੇ 

ਫਰਵਰੀ-੨੦੨੧ 

(੨੦੨।।੮॥0੫॥ਇ01੩/|.੦੦।੧ 


ਦੀ ਛੱਤ ਤੇ ਪਿਆ ਹੈ। ਗਰਮੀਆਂ, ਸਰਦੀਆਂ ਬਰਸਾਤਾਂ ਤੇ ਧੁੱਪਾਂ 
ਸਹਾਰਦੇ ਦੇ ਟਾਇਰ ਟਿਊਬਾਂ ਗਾਇਬ ਹੋ ਗਏ ਨੇ। ਜੈਗਾਲ ਲੱਗ 
ਲੱਗ ਕੇ ਇਹ ਆਕੜ ਗਿਆ ਹੈ .. ਸ਼ਾਇਦ ਅਲੋਪ ਹੋਣ ਦੇ ਰਾਹ 
`ਤੇ ਹੈ। ਇਹਨੂੰ ਵੇਖਕੇ ਮੈਨੂੰ ਤਾਂ ਫਰੀਦ ਜੀ ਦੇ ਸ਼ਲੋਕ ਦੀ ਇਕ ਤੁਕ 
ਯਾਦ ਆ ਜਾਂਦੀ ਹੈ-ਫਰੀਦਾ ਤਨੁ ਸੁਕਾ ਪਿਜਰ ਥੀਆ.... 

ਇਹਦੇ ਟਿਕੇ ਰਹਿਣ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ 
ਕਿ ਮੇਰੇ ਬਚਪਨ ਨਾਲ ਵਾਸਤਾ ਰਹਿਣ ਕਾਰਨ ਇਹ ਮੇਰੀ 
ਮਾਨਸਿਕਤਾ ਦਾ ਐਗ ਬਣ ਗਿਆ ਹੋਵੇ। ਜਦੋਂ ਦੀ ਗੱਲ ਮੈਂ 
ਕਰਦਾ ਹਾਂ ਉਦੋਂ ਤਾਂ ਹਰ ਆਦਮੀ ਕੋਲ ਸਾਈਕਲ ਵੀ ਨਹੀਂ ਸੀ 
ਹੁੰਦਾ। ਮੈਂ ਅੱਖੀਂ ਵੇਖਿਆ ਸੀ ਕਿ ਜੇ ਕਿਤੇ ਪਿੰਡ ਵਿਚ ਸਾਈਕਲ 
ਆ ਜਾਣਾ ਤਾਂ ਸਾਡੇ ਪਿਡ ਦੇ ਸਾਰੇ ਮਡੇ ਮਗਰ ਦੌੜੇ ਫਿਰਦੇ ਹੰਦੇ। 
ਇਹਨੂੰ “ਕਲਾ ਦਾ ਘੋੜਾ” ਕਹਿੰਦੇ। ਇਹ ਪਾਕਿਸਤਾਨ ਬਣਨ ਤੋਂ 
ਪਹਿਲਾਂ ਦੀਆਂ ਗਾਲਾਂ ਹਨ। ਮੇਰੀ ਸੂਝ ਦੇ ਸਫਰ ਦੇ ਮੁੱਢਲੇ ਪੜਾਅ 
ਦੀਆਂ ਗਾੱਲਾਂ। ਮੇਰੇ ਪਿਤਾ ਜੀ ਦੱਸਦੇ ਹਨ ਕਿ ਇਹ ਸਾਈਕਲ 
ਉਹਨਾਂ ੧੫ ਰੁਪਏ ਵਿਚ ਖਰੀਦਿਆ ਸੀ। ਉਸ ਵੇਲੇ ੧੫ ਰੁਪਏ 
ਸਾਈਕਲ ਤੇ ਖਰਚਣੇ ਸ਼ਾਹ ਖਰਚੀ ਸਮਝੀ ਜਾਂਦੀ ਸੀ। ਮੇਰੇ ਪਿਤਾ 
ਜੀ ਜਦੋਂ ਸਾਰੀ ਦਿਹਾੜੀ ਤਰਖਾਣੇ ਕੈਮ 'ਤੇ ਲਾ ਕੇ ਘਰ ਮੁੜਦੇ ਤਾਂ 
ਉਹ ਨਾਲ ਲਿਆਂਦਾ ਲੱਕੜੀ ਦੇ ਸੱਕਾਂ ਵਾਲਾ ਝੋਲਾ ਵੀ ਨਾ 
ਉਤਾਰਦੇ ਤਾਂ ਮੈਂ ਜਿਦ ਕਰਦਾ ਕਿ ਮੈਨੂੰ ਹੁਣੇ ਹੂਟਾ ਦਿਓ। ਉਹ 
ਸਾਈਕਲ ਦਾ ਹੂਟਾ ਮੈਨੂੰ ਸੱਤ ਬਹਿਸ਼ਤਾਂ ਤੋਂ ਵੀ ਪਿਆਰਾ 
ਲਗਦਾ। 

ਮੈਂ ਆਪ ਇਹ ਸਾਈਕਲ ਚਲਾ ਨਾ ਸਕਦਾ, ਪਰ ਮੈਨੂੰ ਸੁਪਨੇ 
ਆਉਣੇ ਕਿ ਮੈਂ ਸਾਈਕਲ ਤੇ ਉਡਿਆ ਜਾ ਰਿਹਾ ਹਾਂ ਅਤੇ 
ਦੁਨੀਆ ਮੈਨੂੰ ਸੱਧਰਾਂ ਨਾਲ ਵੇਖ ਰਹੀ ਹੈ। ਕਦੀ ਮੇਰਾ ਜੀਅ 
ਕਰਨਾ ਕਿ ਮੇਰੇ ਕੋਲ ਕੋਈ ਛੋਟਾ ਜਿਹਾ ਸਾਈਕਲ ਹੋਵੇ ਤੇ ਮੈਂ ਮਨ 
ਦੀਆਂ ਰੀਝਾਂ ਲਾਹ ਲਵਾਂ। ਬਾਲ ਮਨ ਦੀ ਰੀਝ ਵੀ ਕਿਆ ਚੀਜ 
ਹੁੰਦੀ ਹੈ! 

ਇਕ ਵਾਰ ਕਾਫੀ ਦੇਰ ਬਾਅਦ ਜਲੰਧਰ ਵਿਚ ਇਹ ਰੀਝ 
ਲਾਹੁਣ ਦਾ ਮੌਕਾ ਮਿਲ ਵੀ ਗਿਆ। ਮੇਰੇ ਮਾਮਾ ਜੀ ਦੇ ਘਰ ਇਕ 
ਤਿੰਨ ਪਹੀਆਂ ਵਾਲਾ ਬੱਚਾ ਸਾਈਕਲ ਸੀ। ਉਹ ਵੀ ਕਿਤੋਂ 
ਪੁਰਾਣਾ ਖਰੀਦ ਕੇ ਜਾਂ ਮਗ ਕੇ ਲਿਆਏ ਸਨ। ਮੇਰਾ ਮਸੇਰ ਭਰਾ 
ਚੰਨਾ (ਅੱਜ ਕੱਲ ਸ. ਚਾਨਣ ਸਿੰਘ) ਮੈਥੋਂ ਛੋਟੀ ਉਮਰ ਦਾ ਸੀ। 
ਉਹ ਕਈਆਂ ਦਿਨਾਂ ਦਾ ਨਾਨਕੇ ਆਇਆ ਹੋਇਆ ਸੀ। ਮੈਂ ਕਦੇ 
ਕਦੇ ਜਾਂਦਾ ਸੀ। ਬਹੁਤ ਦਿਨ ਤਕ ਮੇਰੀ ਸਾਈਕਲ ਚਲਾਉਣ ਦੀ 


ਵਰਿਆਮ 
5।। ੨੧੧0੫ 0301 5॥੧0। 4। ੬003% 


ਰੀਝ ਪੂਰੀ ਨਾ ਹੋ ਸਕੀ। ਕਰਨਾ ਰੱਬ ਦਾ ਇਕ ਦਿਨ ਘਰ ਵਿਚ ਹੋਰ 
ਕੋਈ ਨਹੀਂ ਸੀ। ਇਹ ਵੇਖ ਕੇ ਸਾਡੇ ਵਿਚ ਹਿੰਮਤ ਆਈ ਅਤੇ ਉਹ 
ਸਾਈਕਲ ਸਾਡੇ ਦੋਹਾਂ ਦੇ ਕਾਬੂ ਆ ਗਿਆ। ਅਸਾਂ ਉਸ 'ਤੇ ਡਬਲ 
ਸਵਾਰੀ ਕਰਕੇ ਉਪਰਲੀ ਪੱਕੀ ਛੱਤ 'ਤੇ ਏਨਾ ਦੁੜਾਇਆ ਕਿ ਉਹ 
ਵਿਚਾਰਾ ਸਾਈਕਲ ਉਲਾਰ ਹੋ ਕੇ ਡਿੱਗ ਪਿਆ। ਜਦੋਂ ਗਹੁ ਨਾਲ 
ਹੋਇਆ ਪਿਆ ਸੀ। ਫਰੇਮ ਅੱਗੇ ਹੀ ਵੈਲਡ ਹੋਇਆ ਸੀ ਜਿਥੋਂ ਮੜ 
ਕੇ ਉਹ ਟੁੱਟ ਗਿਆ। ਇਕ ਤਾਂ ਸਾਈਕਲ ਟੁੱਟ ਗਿਆ ਦੂਸਰਾ 
ਅਸੀਂ ਚੋਰੀਂ ਚਲਾਇਆ ਸੀ, ਇਸ ਲਈ ਸਾਡੇ ਸਿਰ ਤੇ ਦੁੱਖ, 
ਨਮੋਸ਼ੀ, ਜਿੱਲਤ ਅਤੇ ਫਿਕਰ ਦਾ ਪਹਾੜ ਟੁੱਟ ਪਿਆ। ਹੁਣ ਕੀ 
ਕਰੀਏ ? ਡਾਹਢੀ ਮਾਯੂਸੀ ਦੀ ਹਾਲਤ ਵਿਚ ਇਕੋ ਹੀ ਗੱਲ ਚੰਗੀ 
ਸੀ ਕਿ ਕਿਸੇ ਨੇ ਸਾਨੂੰ ਵੇਖਿਆ ਨਹੀਂ ਸੀ। ਸਾਡੀ ਚੋਰੀ ਦਾ ਕੋਈ 
ਚਸ਼ਮਦੀਦ-ਗਵਾਹ ਨਹੀਂ ਸੀ। ਇਸੇ ਵਾਸਤੇ ਸਾਡੇ ਵਿਚ ਮੜ 
ਹਿੰਮਤ ਆਈ ਅਤੇ ਅਸਾਂ ਦੋਹਾਂ ਉਹ ਸਾਈਕਲ ਚੁੱਕ ਕੇ ਥੱਲੇ ਲੈ 
ਆਂਦਾ। ਇਕ ਕਮਰੇ ਦੀ ਨੁੱਕਰ ਵਿਚ ਉਹਨੂੰ ਖੜ੍ਹਾ ਕੀਤਾ। ਜਿਥੋਂ 
ਟੁੱਟਾ ਸੀ ਉਥੋਂ ਹੀ ਜੋੜ ਕੇ ਮਾੜਾ ਕੁ ਠੁਮਣਾ ਦੇ ਕੇ ਉਹਨੂੰ ਮੁੜ ਖੜ੍ਹਾ 
ਕਰ ਦਿੱਤਾ। 

ਅਸੀਂ ਡਰ ਦੇ ਮਾਰੇ ਆਪੋ ਆਪਣੇ ਘਰੀਂ ਆ ਗਏ। ਮੈਂ ਤਾਂ ਕਦੇ 
ਕਦੇ ਜਾਂਦਾ ਸੀ ਪਰ ਚੈਨ ਭਾਊ ਤਾਂ ਕਈਆਂ ਦਿਨਾਂ ਦਾ ਨਾਨਕੇ 
ਰਹਿ ਰਿਹਾ ਸੀ। ਮਾਮਿਆਂ ਸਮਝਿਆ ਕਿ ਘਰ ਜਾਣ ਨੂੰ ਜੀਅ 
ਕੀਤਾ ਹੋਣੈ ਤੇ ਚਲੇ ਗਿਆ ਹੋਵੇਗਾ। ਚੌਥੇ ਕੁ ਦਿਨ ਮਾਮਾ ਜੀ ਚੈਨ 
ਦੇ ਘਰ ਗਏ। ਉਹ ਦੱਸ ਕੇ ਨਹੀਂ ਸੀ ਆਇਆ, ਇਸ ਵਾਸਤੇ 
ਮਾਮਾ ਜੀ ਨੇ ਨਿਹੋਰੇ ਨਾਲ ਪੁੱਛਿਆ “ਉਏ ਚੋਰਾ ਏਧਰ ਆ ਖਾਂ 
ਚੋਰੀ ਕਰਕੇ ਨੱਸ ਆਇਐ........ ਚੰਨ ਅੱਗੇ ਹੀ ਮਾਮਾ ਜੀ ਦੇ 
ਆਉਣ 'ਤੇ ਡਰਿਆ ਹੋਇਆ ਸੀ। ਉਸ ਸੋਚਿਆ ਹੁਣ ਮੇਰੀ ਖੈਰ 
ਨਹੀਂ। ਉਹ ਫਿੱਸ ਪਿਆ। ਸ਼ਾਇਦ ਦੋਸ਼ ਦਾ ਭਾਰ ਘਟਾਉਣ ਲਈ 
ਉਹਦੇ ਮੂਹੋਂ ਨਿਕਲ ਗਿਆ “ਮੈਂ ਕੋਈ” ਕੱਲਾ ਥੋਹੜਾ ਸਾਂ ਦੀਸ਼ਾ ਭਾ 
ਵੀ ਮੇਰੇ ਨਾਲ ਸੀ। ਮਾਮਾ ਜੀ ਨੇ ਮਖੌਲ ਨਾਲ ਪੁੱਛਿਆ “ਓਏ ਕਿਥੇ 
ਦੀਸ਼ਾ ਭਾ ਨਾਲ ਸੀ ? ” ਅਖੇ ਜਦੋਂ ਸੈਕਲ ਟੁੱਟਿਆ ਸੀ। ਮਾਮਾ ਜੀ 
ਨੂੰ ਸਾਈਕਲ ਬਾਰੇ ਕੁਝ ਪਤਾ ਵੀ ਨਹੀਂ ਸੀ। ਦਰਅਸਲ ਕਿਸੇ ਨੂੰ ਵੀ 
ਨਹੀਂ ਸੀ ਪਤਾ। 

ਉਹਨਾਂ ਘਰ ਆ ਕੇ ਵੇਖਿਆ, ਸਾਈਕਲ ਕਮਰੇ ਦੀ ਨੱਕਰ 
ਵਿੱਚ ਠੀਕ ਠਾਕ ਖੜ੍ਹਾ ਸੀ, ਉਵੇਂ ਦਾ ਉਵੇਂ। ਉਹਨਾਂ ਬਸ ਜਰਾ ਕੁ 
ਹੱਥ ਲਾਇਆ ਤਾਂ ਡਿੱਗ ਪਿਆ। 


ਫਰਵਰੀ-੨੦੨੧ 
(੨੦੨।੮॥0੫॥ਇ01੩/|.੦੦। 


ਛੱਤ 'ਤੇ ਪਏ ਸਾਈਕਲ ਨਾਲ ਤਾਂ ਬਹੁਤ ਹੀ ਯਾਦਾਂ ਜੁੜੀਆਂ 
ਪਈਆਂ ਹਨ। ਇਹ ਤਾਂ ਇਕ ਯੁੱਗ ਦੀ ਦਾਸਤਾਨ ਦੱਸਦਾ ਹੈ। 
ਬੀਤੇ ਇਤਿਹਾਸ ਦੀ ਗੱਲ ਓਨੀ ਕੋਈ ਕਿਤਾਬ ਨਹੀਂ ਦਸਦੀ 
ਜਿੰਨਾ ਇਹ। ਸੈਨ ਸੈਤਾਲੀ ਦੇ ਘੱਲੂਘਾਰੇ ਵਿੱਚ ਇਹਦਾ ਵੀ ਛੋਟਾ 
ਜਿਹਾ ਰੋਲ ਸੀ ਪਰ ਬੜਾ ਮਹੱਤਵਪੂਰਨ। ਅੱਧੀ ਰਾਤ ਨੂੰ ਜਦੋਂ 
ਪੰਡਿਤ ਨਹਿਰੂ ਬੋਲ ਰਿਹਾ ਸੀ ਕਿ ਕੌਮਾਂ ਦੀ ਜ਼ਿੰਦਗੀ ਵਿੱਚ ਇਹ 
ਦਿਨ ਕਿਤੇ ਹੀ ਆਉਂਦਾ ਹੈ ਜਦੋਂ ਅਸੀਂ ਇਕ ਯੁੱਗ `ਚੋਂ ਦੂਸਰੇ 
ਵਿੱਚ ਪਰਵੇਸ਼ ਕਰਦੇ ਹਾਂ ਤਾਂ ਉਦੋਂ ਇਹ ਸਾਈਕਲ ਪਗਡੰਡੀਆਂ 
ਖੇਤਾਂ ਵਿੱਚ ਸਫਰ ਕਰ ਰਿਹਾ ਸੀ। ਇਹਨੇ ਇਕ ਸਫਰ ਤੈਅ ਕੀਤਾ 
ਸੀ ਜਿਸਦਾ ਰਾਹ ਅੱਗ ਲੱਗੇ ਪਿੰਡਾਂ , ਬੋ ਮਾਰੇ ਮੁਰਦਿਆਂ, ਚਿੱਕੜਾਂ 
ਅਤੇ ਦਲਦਲਾਂ ਦੇ ਵਿਚੋਂ ਲੰਘਦਾ ਸੀ। ਜਦੋਂ ਨਾਰੋਵਾਲ ਰੋਡ 'ਤੇ 
ਕਾਫਲਾ ਵੱਢਿਆ ਜਾਣ ਵਾਲਾ ਸੀ ਉਦੋਂ ਵੀ ਨਾਲ ਸੀ; ਜਦੋਂ 
ਸ਼ੂਕਦੀ ਰਾਵੀ ਵਿੱਚ ਲੋਕੀਂ ਤਿਲਕ ਤਿਲਕ ਕੇ ਡੁੱਬਦੇ ਰਹੇ ਉਦੋਂ 
ਵੀ ਇਹ ਨਾਲ ਸੀ। ਇਹ ਨਾਲ ਹੀ ਨਹੀਂ ਬਹੁਤ ਭਾਰੀ ਆਸਰਾ ਸੀ। 
ਜਦੋਂ ਲੋਕਾਂ ਨੇ ਆਪਣਾ ਸਾਰਾ ਸਾਮਾਨ ਹੌਲੀ ਹੌਲੀ ਸੁੱਟ ਕੇ ਆਪਣੀ 


5।। ੨੧੧0੫ 030] 5॥੧0। 4। €003% 


ਜਾਨ ਨੂੰ ਹੀ ਹਲਕਿਆਂ ਕਰਕੇ ਦੌੜਣਾ ਸਮਝਿਆ। ਜਦੋਂ ਜਣਾ 
ਖਣਾ ਹੀ ਬੜੀ ਸੌਖ ਨਾਲ ਸਾਈਕਲ ਤੇ ਹੋਰ ਸਾਮਾਨ ਖੋਹ ਲੈਂਦਾ 
ਸੀ ਇਹ ਉਦੋਂ ਵੀ ਸਾਡੇ ਨਾਲ ਰਿਹਾ ਹੈ। ਹੈਰਾਨੀ ਹੰਦੀ ਹੈ ਕਿ 
ਕਿਥੇ ਪੋਠੋਹਾਰ ਵਿੱਚ ਰਾਵਲਪਿਡੀ, ਕਿਥੇ ਸਿਆਲਕੋਟ ਦਾ 
ਪਿੰਡ ਢੇ, ਕਿਥੇ ਡੇਰਾ ਬਾਬਾ ਨਾਨਕ ਇਸ ਨੇ ਇਹ ਸਾਰਾ ਹੀ 
ਸਫਰ ਗਾਹਿਆ। ਕਮਾਦਾਂ 'ਚੋਂ ਵਾਰ ਕਰਦੇ ਲੁਟੇਰਿਆਂ ਅਤੇ 
ਬਿਫਰੀ ਹੋਈ ਬਸੈਤਰ ਨਦੀ ਦੇ ਪਾਣੀ ਤੋਂ ਵੀ ਬਚ ਆਇਆ 
ਸੀ। ਬੜੇ ਚਿਰ ਪਿਛੋਂ ਇਹ ਮੈਨੂੰ ਸਵਾਰੀ ਲਈ ਮਿਲਿਆ। ਸਕੂਲ 
ਕਾਲਜ ਦਾ ਵੀ ਇਹ ਮੇਰਾ ਸਾਥੀ ਰਿਹਾ, ਪਰ ਹੁਣ ਇਹ 
ਗੁਮਨਾਮ, ਵਾਧੂ ਜਿਹਾ ਹੋ ਕੇ ਇਵੇਂ ਪਿਆ ਹੈ ਜਿਵੇਂ ਆਜ਼ਾਦੀ 
ਸੈਗਰਾਮ ਦਾ ਕੋਈ ਸਾਧਾਰਨ ਘੁਲਾਟੀਆ ਸੁੱਤਾ ਹੋਵੇ। 
ਇਤਿਹਾਸ ਦਾ ਇਕ ਅਵਿਸ਼ੇਸ਼, ਇਕ ਖੇਡਰ, ਇਕ ਥੇਹ। 

ਸ਼ਾਇਦ ਮੇਰੇ ਅਵਚੇਤਨ ਮਨ ਵਿੱਚ ਇਹ ਹੀ ਕਾਰਨ ਹੋਵੇ 
ਕਿ ਜਦੋਂ ਵੀ ਇਸ ਦੇ ਘਰ ਨਿਕਾਲੇ ਦਾ ਪ੍ਰਸਤਾਵ ਆਉਂਦਾ ਹੈ 
ਤਾਂ ਇਹ ਰੱਦ ਹੋ ਜਾਂਦਾ ਹੈ। 


“ਖਿੱਲਰੇ ਪੱਤਰੇ' ਜਗਦੀਸ਼ ਸਿੰਘ ਦੇ ਪ੍ਰਮਾਣਿਕ ਅਨੁਭਵ ਦੀ ਅਜਿਹੀ ਸਹਿਜ, 
ਸੈਤੁਲਤ, _ਸ਼ੈਂਦਰ ਤੇ ਸਜਿੰਦ ਝਾਕੀ ਹੈ, ਜਿਸ ਵਿਚ ਸੈਜਮ ਵੀ ਹੈ ਤੇ ਸੈਖੇਪਤਾ ਵੀ, 
ਨਿਰ-ਉਚੇਚਤਾ ਵੀ ਹੈ ਤੇ ਸਾਹਿਤਕਤਾ ਵੀ; ਮਿੱਠੀ ਮਸ਼ਕਰੀ ਵੀ ਹੈ ਤੇ ਵਿਅੰਗ ਵੀ 
ਅਤੇ ਦਿਲਾਂ 'ਚ ਛੇਕ ਕਰਨ ਵਾਲਾ ਦਰਦ ਵੀ.. 
ਹਲ - 1: ਤਾਲਾ ਸਾ ਸਾਲ 0. ੨. 1 
ਦੇਸ਼ ਦੀ ਆਜ਼ਾਦੀ ਤੇ ਪੰਜਾਬ ਦੀ ਵੰਡ ਦੀ ਭਿਆਨਕ ਤਬਾਹੀ ਨੂੰ _ ਮਾਨਵਵਾਦੀ 
ਦ੍ਰਿਸ਼ਟੀ ਨਾਲ ਨਿਹਾਰਦਾ ਅਤੇ ਥਿਆਨਦਾ ਹੈ। _ਇਸ ਰਚਨਾ_ਵਿੱਚ ਲੋਹੜੇ ਦੀ 
[ਸਾ -- 0 7142 ਗੀ ਸਿ 
ਦੀ ਨੀਝ _ਵੀ। ਇਸ _ ਵਿੱਚ ਵੈਡ ਤੋਂ ਪਹਿਲਾਂ ਦੇ ਪੰਜਾਬ ਦੇ ਸੈਗਠਿਤ ਭਾਈਚਾਰੇ 
ਤੇ ਮੁੱਹਬਤਾਂ ਦੇ ਮਾਹੌਲ ਦਾ ਹੌਲੀ ਹੌਲੀ ਨਫ਼ਰਤ ਦੀ ਅੱਗ ਵਿੱਚ ਝੁਲਸ ਜਾਣ ਦਾ ਮਾਰਮਿਕ 
ਵਰਣਨ ਵੀ ਹੈ ਤੇ ਕਾਫਲਿਆਂ ਵਿੱਚ ਆ ਜਾ ਰਹੇ ਲੋਕਾਂ ਦਾ ਦਿਲਾਂ ਨੂੰ ਝੂਣ ਤੇ ਹਲੂਣ 
[੬ 0-.- 081੮੬ ੬078. ੬੬੨੩ 2 ੩ 
ਸਥਿਰ ਹੋ ਹੀ ਜਾਂਦਾ ਹੈ ਸਗੋਂ ਇਸ ਵਿੱਚ ਉਸ ਸੈਕਟ ਕਾਲੀਨ ਦੌਰ ਅੰਦਰ ਮਾਨਵੀ ਮੁੱਲਾਂ ਦੇ 
[6 - 0 “0. 02. -0-.- 0. ਅਲੀ 
ਤੇ 8 - - ਰਿ 

801 0 8 ਲ-&. -4-1. 17 ਵੀ 24 
ਦੇ ਟਕਰਾਵਾਂ-ਤਣਾਵਾਂ_ ਦਾ ਸ਼ਿਆਨ ਵੀ ਹੈ ਅਤੇ, ਹੌਲੀ ਹੌਲੀ ਉੱਸਰ ਰਹੀ ਸਭਿੱਅਤਾ 

ਨ (1. (1 88 , 1 ਪਤ ਲਾ 2. 1144 
|! 2 - (੬7 0. ਹੀ 8... ਤੀ 1 
ਵਿਗਸਵੀਆਂ` ਵਿਖਾਈ-ਦੇਂਢੀਆਂ ਹਨ। ਇਸ ਵਿੱਚ ਲੇਖਕ ਦਾ ਆਪਾ ਵੀ ਹੈ, ਪੰਜਾਬ 
0... 8 (ਦੇ. 0 - 0. ਤੇ ਨਾ 1 
ਵੀ। ਬ਼ਹੂਤ ਕੁਝ ਕਿਹਾ ਹੈ ਲੇਖਕ ਨੇ ਪਰ ਬਹੂਤ ਥੋੜ੍ਹੇ ਵਿੱਚ ਅਤੇ ਕਮਾਲ ਦੀ ਕਲਾ 
[ਵੀ 


ਡਾ. ਵਰਿਆਮ /ਸੈਘ ਸੰਧੂ 





ਫਰਵਰੀ-੨੦੨੧ 
(੨੦੨।੮॥0੫॥੦01੩/|.੦੦। 


ਕੂਕਾ ਲਹਿਰ ਦੇ ਅਮਰ ਨਾਇਕ : 


ਵੇਦਾਂਤ ਤੋਂ ਗੁਰਮਤਿ ਦਾ 
ਸਫਰ-ਮਾਤਾ ਸਾਹਿਬ ਕੌਰ ਪੱਧਰੀ 


“ਭੈਣੀ ਰਾਈਆਂ ਰਾਮ ਮ੍ਰਿਗੇਸ਼ ਪਰਕਾਸ਼ ਕਰ, 

ਸੱਦਾਂ ਘਰ ਸੱਦਾ ਲੈ ਕੇ ਆਇਆ ਕਰਤਾਰ ਦਾ। 

ਅਠਾਰਾਂ ਸੌ ਬਹੱਤਰੇ ਦੇ ਮਾਘ ਸੁਦੀ ਪੰਚਮੀ ਨੂੰ , 

ਜੱਸਾ ਸਿੰਘ ਜੀ ਦਾ ਜੱਸ ਜੱਗ 'ਚ ਖਲਾਰਦਾ। 

ਚੰਦ ਅਤੇ ਚੰਦਨੋਂ' ਭੀ ਠੰਢਾ ਰੱਤ ਸੀਤ ਨਾਲੋਂ, 

ਬਾਵਨ ਦੇ ਵਾਂਗ ਬਣ, ਸਗਲਾ ਮਹਿਕਾਰ ਦਾ। 

ਪਸ਼ੂ ਤੇ ਪ੍ਰਤੋਂ ਹੋਏ ਦੇਵ “ਮਿਰਿਗੇਸ਼” ਕਵਿ, 

ਕੀਤਾ ਸੀ ਦੀਦਾਰ ਜਿਸ ਚੀਨੀ ਅਸਵਾਰ ਦਾ। 

ਚਿਖਾ ਵਿੱਚ ਰੱਖ ਸਾਹਿਬੋ ਕੁੰਦਨ ਬਣਾਇ ਦਿੱਤੀ, 

ਖਾਇ ਕੇ ਕੁਹਾੜਾ ਨੈਣਾ ਸਿੰਘ ਸਤਕਾਰਦਾ। 

ਕਈਆਂ ਵਿਚ ਤੋਪ ਦੇ ਕਮਾਲ ਡਿੱਠੀ ਖੇਡ ਤੇਰੀ, 

ਹੀਰਿਆਂ ਤੋਂ ਮਹਿੰਗਾ ਤਨ ਹੀਰਾ ਸਿੰਘ ਵਾਰ ਦਾ।” 

-ਭਾਈ ਨਿਰੰਜਨ ਸਿੰਘ ਮਿ੍‌ਗੇਸ਼ 

ਬਹੁਤ ਸਾਰੇ ਮਾਈਆਂ ਭਾਈਆਂ ਦੇ ਜੀਵਨ ਵਿੱਚ, ਜੀਵਨ- 
ਦਾਤੇ ਸਤਿਗੁਰੂ ਰਾਮ ਸਿੰਘ ਜੀ ਦੀ ਮਿਕਨਾਤੀਸੀ ਸ਼ਖਸੀਅਤ ਦੇ 
ਜਲਵੇ, ਇਸ ਕਦਰ ਰੁਪਮਾਨ ਹੋਏ ਕਿ ਉਹ ਵਿਅਕਤੀ ਸਾਡੇ 
ਇਤਿਹਾਸ ਦੇ ਅਮਰ ਪਾਤਰ ਬਣ ਗਏ। ਬੇਸ਼ੱਕ ਸਤਿਗੁਰੁ ਜੀ 
ਦੁਆਰਾ ਅਰੰਭਿਆ ਕੂਕਾ ਸੰਗਰਾਮ ਆਪਣਾ ਰਾਜਨੀਤਿਕ 
ਨਿਸ਼ਾਨਾ, ਅੰਗਰੇਜ਼ ਬਸਤੀਵਾਦੀ ਹਾਕਮਾਂ ਦੀ ਸਫ਼ ਵਲ੍ਹੇਟਣ 
ਵਾਲਾ ਰੱਖਦਾ ਸੀ ਪਰ ਇਸ ਕਾਰਜ ਲਈ ਆਪ ਜੀ ਨੂੰ ਪਹਿਲਾਂ 
ਸਿੱਖ ਪੁਨਰ ਸੁਰਜੀਤੀ ਦਾ ਵੱਡਾ ਕਾਰਜ ਵੀ ਕਰਨਾ ਪੈਣਾ ਸੀ। 
ਪੰਜਾਬ ਵਿੱਚ ਸਿੱਖ ਮੱਤ ਦੀ ਬੁਨਿਆਦ, ਗੁਰੁ ਨਾਨਕ ਦੇਵ ਜੀ 
ਦੁਆਰਾ ਰੱਖੀ ਗਈ। ਜਦੋਂ ਆਪ ਨੇ ਵਿਸ਼ਵ ਭਰਮਣ ਕਰਕੇ, 
ਪੰਜਾਬ ਦੇ ਕਿਰਤੀ, ਕਾਮਿਆਂ, ਦਸਤਕਾਰਾਂ ਅਤੇ ਹੋਰ 
ਕਾਰੋਬਾਰੀਆਂ ਨੂੰ ਆਪਣਾ ਸੁਲਾਹਕੁਲ ਗੁਰਮਤਿ ਦਾ ਸਰਬ 
ਸ਼ਾਂਝਵਾਲਤਾ ਦਾ ਸੰਦੇਸ਼ ਦਿੱਤਾ ਸੀ। ਆਪ ਨੇ ਵਿਦੇਸ਼ੀ 
ਹਮਲਾਵਰਾਂ ਵਿਰੁੱਧ ਸਾਹ ਸੱਤ ਹੀਣ ਲੁਕਾਈ ਵਿੱਚ ਆਤਮਿਕ 
ਜੋਤ ਜਗਾ ਕੇ, ਉਸ ਨੂੰ ਜਾਗਰਿਤ ਅਵਸਥਾ ਵਿੱਚ ਲਿਆਂਦਾ। 
ਵਹਿਮਾਂ-ਭਰਮਾਂ , ਧਰਮ ਦੇ ਨਾਮ ਹੇਠ ਕਰਮ ਕਾਂਡਾਂ ਅਤੇ ਅਡੰਬਰਾਂ 
ਦਾ ਖੰਡਨ ਕਰਕੇ , ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦਿਆਂ, 
ਵਰਿਆਮ 

5।। ੨੧੧0੫ 0301 5॥੧0। 4। ੬003% 








--ਸ਼ਵਰਨ /ਨੰਘ /ਵਰਕਾ 
ਹੱਕ ਸੱਚ ਦੇ ਰਸਤੇ ਤੇ ਚੱਲਦਿਆਂ, ਗੁਰ-ਪਰਮੇਸ਼ਰ ਦੇ ਮਿਲਾਪ 
ਦੁਆਰਾ, ਜਗਤ ਜਲੰਦੇ ਤੋਂ ਪਾਰ ਜਾਣ ਦਾ ਸ਼ੁਭ ਉਪਦੇਸ਼ ਦਿੱਤਾ 
ਸੀ। ਸਿੱਖੀ ਨੂੰ ਪੰਜਾਬ ਦੇ ਸੁਭਾਅ ਅਨੁਕੂਲ ਹੋਣ ਕਾਰਨ ਭਰਵਾਂ 
ਹੁੰਗਾਰਾ ਮਿਲਿਆ। ਪੰਜਾਬੀਅਤ ਨੂੰ ਨਵੀਂ ਪਹਿਚਾਣ ਮਿਲੀ। ਗੁਰੂ 
ਅਰਜਨ ਦੇਵ ਜੀ ਨੇ ਆਦਿ ਸੀ ਗੁਰੁ ਗਰੰਥ ਸਾਹਿਬ ਦੀ ਬੀੜ 
ਤਿਆਰ ਕਰਕੇ, ਭਾਰਤ ਦੇ ਅਧਿਆਤਮਿਕ ਗਿਆਨ ਨੂੰ ਇੱਕ 
ਜਗ੍ਹਾ ਇਕੱਠਿਆਂ ਕਰ ਦਿੱਤਾ, ਧਰਮ, ਭਾਸ਼ਾ, ਜਾਤ-ਵਰਣ, 
ਪੰਥ-ਪਾਾਂਤ, ਰੰਗ-ਨਸਲ ਦੇ ਵਿਤਕਰੇ ਤੋਂ ਉੱਪਰ ਉੱਠ ਕੇ। ਇਸੇ 
ਕਾਰਨ ਸਿੱਖੀ ਦੀ ਵਧਦੀ ਲੋਕ ਪਰਵਾਨਗੀ ਵੇਲੇ ਦੇ ਹਾਕਮਾਂ ਨੂੰ 
ਨਾ ਸੁਖਾਈ। ਪੰਜਵੇਂ ਤੇ ਨੌਵੇਂ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ 
ਬਾਅਦ, ਦਸਮੇਸ਼ ਜੀ ਨੇ ਸਿੱਖੀ ਨੂੰ ਜੰਗਜੂ ਰੁਪ ਦੇਣ ਲਈ, ਖ਼ਾਲਸੇ 
ਦੀ ਸਿਰਜਨਾ ਕੀਤੀ। ਅਨ੍ਹਾਰਵੀਂ ਸਦੀ ਦੇ ਖਾਲਸੇ ਨੇ ਅੱਗ ਅਤੇ 
ਖੂਨ ਦੇ ਦਰਿਆ ਤਰ ਕੇ, ਆਪਣੀ ਰਾਜਸੀ ਮੰਜ਼ਿਲ, ਪੰਜ 
ਦਰਿਆਵਾਂ ਦੀ ਧਰਤੀ ਤੇ ਸਾਂਝੇ ਪੰਜਾਬੀ ਰਾਜ ਦੀ ਸਥਾਪਨਾ, 
ਹਾਸਲ ਕੀਤੀ। ਹੁਣ ਖਾਲਸਾ ਜੀ ਨੇ ਕੋਈ ਪੌਣੀ ਸਦੀ ਆਪਣੀ 
ਧਰਤੀ ਤੇ ਰਾਜ ਭਾਗ ਤਾਂ ਮਾਣਿਆ ਪਰ ਸਿੱਖੀ ਜੀਵਨ ਦੀਆਂ 
ਬੁਨਿਆਦੀ ਕਦਰਾਂ-ਕੀਮਤਾਂ ਤੋਂ ਉਹ ਹੌਲੀ-ਹੌਲੀ ਦੂਰ ਹੁੰਦੇ ਗਏ। 
ਆਪੋ ਵਿੱਚ ਪਾਟੋ-ਧਾੜ ਤੇ ਰਾਜ-ਲਾਲਸਾ, ਹਰ ਕਿਸੇ ਦੇ ਸਿਰ ਨੂੰ 
ਚੜ੍ਹ ਗਈ। ਇਸ ਸਮੇਂ ਵਿੱਚ ਉਹ ਗੁਰਸਿੱਖੀ ਦੇ ਮੂਲ ਅਸੂਲਾਂ ਤੋਂ 
ਭਟਕ ਕੇ , ਮੜ੍ਹੀਆਂ ਗੌਰਾਂ , ਗੰਗਾ ਗੁਦਾਵਰੀ ਆਦਿ ਦੇ ਅਰਪਣ- 
ਤਰਪਣ ਵਿੱਚ ਰੁੱਝ ਗਏ ਸਨ। ਇਸ ਲਈ ਸਤਿਗੁਰੁ ਰਾਮ ਸਿੰਘ ਜੀ 
ਨੇ ਨਾਮਧਾਰੀ ਸੰਤ ਖਾਲਸਾ ਦੀ ਸੰਨ 1857 ਵਿੱਚ ਸਥਾਪਨਾ 
ਕਰਨ ਬਾਅਦ, ਗੁਰਸਿੱਖੀ ਦੇ ਵਿਆਪਕ ਪਰਚਾਰ-ਪਰਸਾਰ ਦੀ 
ਮੁਹਿੰਮ ਵਿੱਢ ਦਿੱਤੀ ਸੀ। 

ਸੰਨ 1816 ਈ.ਦੇ ਮਾਰਚ ਅਪਰੈਲ ਦੇ ਮਹੀਨੇ, ਆਪ ਜੀ ਨੇ 
ਹਰਿਦੁਆਰ ਗੰਗਾ ਦੀ ਅਰਧ ਕੁੰਭੀ ਦੇ ਪੁਰਬ ਸਮੇਂ ਇੱਕ ਵੱਡੇ ਸੰਗ 
ਨਾਲ ਯਾਤਰਾ ਕਰਕੇ, ਆਪਣੇ ਪੈਰੋਕਾਰਾਂ ਅਤੇ ਹੋਰਨਾਂ ਆਮ ਲੋਕਾਂ 
ਵਿੱਚ ਗੰਗਾ ਨਦੀ ਨਾਲ ਸੰਬੰਧਿਤ ਵਹਿਮ-ਭਰਮਾਂ ਅਤੇ ਧਾਰਮਿਕ 
ਕਰਮਕਾਂਡਾਂ ਦਾ ਖੰਡਨ ਕਰਨਾ ਚਾਹਿਆ ਸੀ। ਇਤਿਹਾਸ ਵਿੱਚ 
ਕਈ ਵੇਰ ਲੋਕ ਮਨ ਵਿੱਚ ਉੱਕਰੀਆਂ ਮਨਾਉਤਾਂ ਦੇ ਆਪਣੇ 
ਫਰਵਰੀ-੨੦੨੧ 
(੨੦੨।।੮॥0੫॥੦01੩/|.੦੦। 


ਆਪਣੇ ਤਰੀਕੇ ਨਾਲ ਅਰਥ ਕੱਢ ਲਏ ਜਾਂਦੇ ਹਨ, ਜਿਹਨਾਂ ਨੂੰ 
ਕਉਤਕ ਕਿਹਾ ਜਾਂਦਾ ਹੈ। ਕਉਤਕ ਜਾਂ ਕੌਤੂਹਲ ਉਹ ਘਟਨਾ, 
ਜਿਸਨੂੰ ਤੱਕ ਕੇ ਆਦਮੀ ਦੀ ਸਧਾਰਨ ਬੁੱਧੀ ਚਕਰਾ ਜਾਵੇ ਜਾਂ ਉਹ 
ਅਚੰਭਿਤ ਹੋ ਜਾਵੇ। ਗੰਗਾ ਦੌਰੇ ਦੇ ਸਮੇਂ ਕਉਤਕ ਜੋ ਸਤਿਗੁਰੁ ਜੀ 
ਨੇ ਵਰਤਾਏ ਅਨੇਕ ਹਨ ਪਰ ਕਵੀ ਨਿਰੰਜਨ ਸਿੰਘ ਮਿਗੇਸ਼ ਹੋਰਾਂ 
ਦੀ ਉੱਪਰ ਵਰਣਿਤ ਕਵਿਤਾ ਵਿੱਚ, ਮਾਈ ਸਾਹਿਬੋ ਪੱਧਰੀ 
ਵਾਲੀ ਨੂੰ ਚਿਖਾ ਵਿੱਚ ਬੈਠਾਉਣਾ ਅਤੇ ਵਰਿਆਂਹ 
(ਤਰਨਤਾਰਨ) ਦੇ ਭਾਈ ਨੈਣਾ ਸਿੰਘ ਦੀ ਲੱਤ ਤੇ ਪਰਸ ਰਾਮ ਦਾ 
ਵਾਰ ਕਰਨਾ, ਇਹ ਦੋ ਕਉਤਕ ਲੇਖਕਾਂ, ਕਵੀਆਂ ਨੇ ਲਗਾਤਾਰ 
ਕਲਮ ਚਲਾਈ ਹੈ ਅਤੇ ਜਿਹੜਾ ਪਿਛਲੇ ਡੇਢ ਸੌ ਸਾਲਾਂ ਤੋਂ 
ਨਾਮਧਾਰੀ ਦੀਵਾਨਾਂ ਦਾ ਸ਼ਿੰਗਾਰ ਬਣਦਾ ਰਿਹਾ ਹੈ। ਗੰਗਾ 
ਯਾਤਰਾ ਦੀ ਅਲੌਕਿਕ ਘਟਨਾ ਜਿਉਂ ਨਾਮਧਾਰੀਆਂ ਦੀਆਂ ਚਾਰ 
ਪੰਜ ਪੀੜ੍ਹੀਆਂ ਦੇ ਚੇਤਿਆਂ ਵਿੱਚ ਅੰਕਿਤ ਹੋ ਚੁੱਕਾ ਹੈ। ਹੱਥਲੇ ਲੇਖ 
ਵਿੱਚ ਨਾਮਧਾਰੀ ਇਤਿਹਾਸ ਦੀਆਂ ਸਾਖੀ ਲਿਖਤਾਂ ਦੇ ਅਧਾਰ ਤੇ, 
ਮਾਤਾ ਸਾਹਿਬ ਕੌਰ ਬਾਰੇ ਸੰਖੇਪ ਵਿਚਾਰ ਚਰਚਾ ਕਰਾਂਗੇ। 

ਬੀਬੀ ਸਾਹਿਬ ਕੌਰ ਦਾ ਜਨਮ ਬਿਆਸ ਦਰਿਆ ਦੇ ਕਿਨਾਰੇ 
ਪਿੰਡ ਚੰਬਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗਿੱਲ ਗੋਤ ਦੇ 
ਜ਼ਿੰਮੀਦਾਰਾਂ ਦੇ ਘਰ ਹੋਇਆ ਸੀ, ਸੰਨ 1825-30 ਈ. ਦੇ 
ਅਨੁਮਾਨਿਤ ਸਮੇਂ ਵਿੱਚ। ਇਸੇ ਜ਼ਿਲ੍ਹੇ ਦੇ ਪਿੰਡ ਪੱਧਰੀ ਦੇ ਸ੍ਰ. 
ਗੋਪਾਲ ਸਿੰਘ ਦੇ ਨਾਲ ਬੀਬੀ ਸਾਹਿਬ ਕੌਰ ਦੀ ਸ਼ਾਦੀ ਹੋ ਗਈ। 
ਗੋਪਾਲ ਸਿੰਘ, ਲਾਹੌਰ ਦਰਬਾਰ ਦੀ ਖਾਲਸਾ ਸੈਨਾ ਵਿੱਚ ਘੋੜਚੜ੍ਹੇ 
ਸਨ। ਇਸ ਜੋੜੀ ਦੇ ਘਰ ਤਿੰਨ ਪੁੱਤਰ, ਕਰਮਵਾਰ-ਗੁਲਾਬ ਸਿੰਘ, 
ਲਾਲ ਸਿੰਘ ਤੇ ਨਰਾਇਣ ਸਿੰਘ ਅਤੇ ਇੱਕ ਪੁੱਤਰੀ ਬੀਬੀ ਹਰਨਾਮ 
ਕੌਰ ਪੈਦਾ ਹੋਏ ਸਨ।1 

ਮਾਈ ਸਾਹਿਬੋ ਬਚਪਨ ਤੋਂ ਹੀ ਨਿਰਮਲੇ ਸਾਧੂਆਂ ਦੀ ਸੰਗਤ 
ਕਰਦੀ ਆਈ ਸੀ। ਉਹ ਵੇਦਾਂਤ ਦਰਸ਼ਨ ਤੋਂ ਪ੍ਰਭਾਵਿਤ ਸੀ ਅਤੇ 
ਓਅੰ ਸੋਹੰ ਦਾ ਜਾਪ ਕਰਿਆ ਕਰਦੀ ਸੀ।ਉਸ ਦਾ ਪਤੀ ਗੋਪਾਲ 
ਸਿੰਘ ਲਾਹੌਰ ਦਰਬਾਰ ਟੁੱਟਣ ਤੋਂ ਬਾਅਦ, ਕਾਂਗੜਾ ਪਹਾੜ ਵਿੱਚ 
ਨੌਕਰੀ ਕਰਦਾ ਰਿਹਾ। ਸਤਿਗੁਰੂ ਰਾਮ ਸਿੰਘ ਜੀ ਦਾ ਸੈਨਿਕ 
ਜੀਵਨ ਸਮੇਂ ਦਾ ਵੱਡਾ ਸਾਥੀ, ਬਾਬਾ ਕਾਹਨ ਸਿੰਘ ਚੱਕ ਵਾਲਾ, 
ਸਿੱਖ ਅੰਗਰੇਜ਼ ਜੰਗਾਂ ਤੋਂ ਬਾਅਦ ਹੁਸ਼ਿਆਰਪੁਰ ਦੀਆਂ 
ਪਹਾੜੀਆਂ ਵੱਲ ਨਿਕਲ ਆਇਆ ਸੀ। ਵੈਸਾਖੀ 1857 ਨੂੰ ਉਹ 
ਸੰਤ ਖਾਲਸੇ ਵੱਚ ਸ਼ਾਮਲ ਹੋਣ ਵਾਲੇ ਪਹਿਲੇ ਪੰਜ ਸਿੰਘਾਂ ਵਿੱਚੋਂ ਵੀ 
ਸੀ ਅਤੇ ਬਾਅਦ ਵਿੱਚ ਸਤਿਗੁਰੁ ਜੀ ਦਾ ਥਾਪਿਆ ਪਹਿਲੇ ਪੰਜਾਂ 
ਵਿੱਚੋਂ ਇੱਕ ਸੂਬਾ ਵੀ ਸੀ। ਉਸ ਤੋਂ ਪ੍ਰਭਾਵਿਤ ਹੋ ਕੇ ਗੋਪਾਲ ਸਿੰਘ 


ਵਰਿਆਮ 
5।। ੨੧੧0੫ 0301 5॥੧0। 4। ੬003% 


ਤਤ 


ਦਾ ਕੂਕਾ ਬਣਨਾ ਅਤੇ ਫਿਰ ਪਤੀ ਦੇਵ ਦੀ ਪ੍ਰੇਰਨਾ ਨਾਲ ਮਾਤਾ 
ਸਾਹਿਬ ਕੌਰ ਦਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੁੱਜਣਾ, ਇਹ ਸਭ 
ਕਾਨੀਬੱਧ ਕਰ ਗਏ ਹਨ। 

“ਜੁੱਧ ਹੋਣੇ ਦੇ ਪਾਛੇ ਬਾਬਾ ਕਾਹਨ ਸਿੰਘ ਚੱਕ ਦਾ ਵੈਰਾਗੀ ਹੋ 
ਕੇ ਮਲੋਟ ਪਹਾੜ ਮੇਂ ਜਾਇ ਬੰਦਗੀ ਕਰਨੇ ਲਗਾ ਸੀ। ਫੇਰ ਕਾਂਗੜੇ 
ਕੇ ਪਹਾੜ ਮੇਂ ਗਿਆ। ਉੱਥੇ ਪੰਜਾਬ ਕੇ ਸਿੱਖ ਨੰਕਰ ਥੇ, ਸੋ ਸੇਵਾ 
ਕਰਨੇ ਲਗੇ। ਏਕ ਸਿੱਖ ਪੱਧਰੀ ਕਾ ਥਾ। ਉਸਨੇ ਘਰ ਲਿਖ ਭੇਜਿਆ, 
ਇਕ ਸੰਤ ਹੈਂ ਬੜੀ ਬੰਦਗੀ ਕਰਦੇ ਹੈਂ। ਉਨ੍ਹਾਂ ਦਾ ਚਿਹਨ ਚੱਕਰ ਭੀ 
ਲਿਖ ਭੇਜਿਆ। ਕਈ ਬਰਸ ਪਹਾੜ ਮੈਂ ਰਹਿਕੇ ਬਾਬਾ ਕਾਹਨ ਸਿੰਘ 
ਫੇਰ ਪੰਜਾਬ ਮੇਂ ਆਇਆ। ਇੱਕ ਫੇਰੀਂ ਪੱਧਰੀ ਜਾਇ ਰਹੇ। ਓਸ ਸਿੱਖ 
ਦੀ ਸਿੱਖਣੀ ਨੇ ਸਿੰਝਾਣ ਲਏ ਕਿ ਇਹ ਉਹੀ ਬੰਦਗੀ ਕਰਨੇ ਵਾਲੇ 
ਸਿੰਘ ਹੈਂ। ਸੁਣਕੇ ਉਸਨੇ ਘਰ ਲੈ ਆਂਦੇ। ਸੇਵਾ ਟਹਿਲ ਬੜੇ ਪ੍ਰੇਮ 
ਨਾਲ ਕੀਤੀ। ਮਾਈ ਨੇ ਕਹਾ ਕਿ ਸਾਨੂੰ ਭਜਨ ਮਿਲੇ। ਬਾਬੇ ਕਾਹਨ 
ਸਿੰਘ ਨੇ ਸਤਿਗੁਰੂ ਰਾਮ ਸਿੰਘ ਜੀ ਕਾ ਨਾਮ ਦੱਸਿਆ ਤੇ ਕਹਾ- 
ਰਾਮ ਦਾਸ ਪੁਰੇ ਸਾਹਿਬ ਜਾ ਕੇ ਭਜਨ ਲੈ ਲਓ। ਉਨ੍ਹਾਂ ਨੂੰ ਹੁਕਮ ਹੈ 
ਭਜਨ ਦੇਣ ਦਾ, ਸਾਨੂੰ ਹੁਕਮ ਨਹੀਂ ਹੈ। 

“ਬਾਬਾ ਕਾਹਨ ਸਿੰਘ ਪਤਾ ਦੇ ਕੇ ਚਲਾ ਗਿਆ। ਮਾਈ ਗੰਗਾ 
ਨੂੰ ਤੁਰੀ। ਨਾਲ ਏਕ ਤਰਖਾਣ ਸਿੰਘ ਸੀ। ਜਾਂ ਰਾਮਦਾਸ ਪੁਰੇ ਕੇ 
ਬਰਾਬਰ ਆਏ ਤਾਂ ਦੋਨੋਂ ਰਾਮਦਾਸ ਪੁਰੇ ਸਾਹਿਬ ਆਏ। 
ਅੰਤਰਜਾਮੀ ਸਤਿਗੁਰੂ ਜੀ ਆਗੇ ਆਇ ਖੜੇ ਹੋਏ ਦਰਵਾਜੇ ਮੈ। 
ਦਰਸ਼ਨ ਕੀਤਾ, ਚਰਨਾਂ ਤੇ ਮੱਥਾ ਟੇਕਿਆ। ਹਾਥ ਜੋੜ ਕਰ ਬੇਨਤੀ 
ਕੀਤੀ ਜੀ ਸਾਨੂੰ ਭਜਨ ਮਿਲੇ। ਬਚਨ ਹੋਇਆ- ਤੁਹਾਨੂੰ ਕਿਵੇਂ 
ਖ਼ਬਰ ਹੋਈ? ਮਾਈ ਸਾਹਬੋ ਨੇ ਕਹਾ ਜੀ ਜੋ ਬਾਬਾ ਕਾਹਨ ਸਿੰਘ 
ਚੱਕ ਦਾ ਹੈ, ਜੋ ਨੌਕਰੀ ਮੈ ਨਾਲ ਸੀ ਤੁਸਾਂ ਦੇ, ਉਨ੍ਹਾਂ ਕਹਾ ਸੀ ਕਿ 
ਮੈਨੂੰ ਤਾਂ ਹੁਕਮ ਨਹੀਂ ਹੈ। ਲੁਧਿਆਣੇ ਸੇ ਦਸ ਕੋਸ ਪਰ ਭੈਣੀ ਸਾਹਿਬ 
ਮੈਂ ਸਤਿਗੁਰੂ ਰਾਮ ਸਿੰਘ ਜੀ ਭਜਨ ਦੇਂਦੇ ਹੈਂ । ਤਾਂ ਜੀ ਅਸੀਂ ਆਏ 
ਹੈਂ। ਸਾਨੂੰ ਨਾਮ ਦਾ ਗੱਫਾ ਬਖਸ਼ੋ। ਸੀ ਸਤਿਗੁਰੂ ਜੀ ਬਚਨ ਕੀਤਾ 
ਤਿੰਨ ਦਿਨ ਏਥੇ ਰਹੋ ਤਾਂ ਭਜਨ ਦੇਵਾਂਗੇ। ਉਨ੍ਹਾਂ ਕਹਾ ਜੀ ਗੰਗਾ 
ਕਾ ਸੰਗ ਜਾਂਦਾ ਹੈ, ਫੇਰ ਸਾਨੂੰ ਇਕੱਲਿਆਂ ਨੂੰ ਜਾਣਾ ਔਖਾ 
ਹੋਊਗਾ। ਬਚਨ ਕੀਤਾ- ਕੇਸੀਂ ਜਲ ਪਾਇਕੈ ਇਸ਼ਨਾਨ ਕਰ ਆਵੋ 
ਤਾਂ ਭਜਨ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡੇ ਬ੍ਰਾਹਮਣਾਂ ਕੋ ਪ੍ਰਸ਼ਾਦ 
ਛਕਾਏ ਬਿਨਾਂ ਸਿਰ ਪਾਣੀ ਨਹੀਂ ਪਾਉਣ ਦਿੰਦੇ। ਸੀ ਸਤਿਗੁਰੂ ਜੀ 
ਬਚਨ ਕੀਤਾ- ਜੇਕਰ ਕੇਸੀਂ ਪਾਣੀ ਨਹੀਂ ਪਾਉਂਦੇ ਤਾਂ ਅਸੀਂ ਭਜਨ 
ਨਹੀਂ ਦਿੰਦੇ । ਸੁਣਕੇ ਬਚਨ ਕੇਸੀਂ ਇਸ਼ਨਾਨ ਕਰ ਆਏ। ਭਜਨ ਦੇ 


ਫਰਵਰੀ-੨੦੨੧ 
(੨੦੨।੮॥0੫॥੦01੩/|.੦੦। 


ਦਿੱਤਾ। ਬਚਨ ਕੀਤਾ ਕਿਸੇ ਨੂੰ ਦੱਸਣਾ ਨਹੀਂ। ਖੁਸ਼ੀ ਲੈ ਕੇ ਗੰਗਾ ਕੇ 
ਸੰਗ ਮੇਂ ਜਾਇਰਲੇ। ਉਨ੍ਹਾਂ ਲੋਕਾਂ ਨੇ ਪੁੱਛਿਆ, ਤੁਹਾਨੂੰ ਕੀ ਦੱਸਿਆ 
ਹੈ? ਮਾਈ ਸਾਹਿਬੋ ਨੇ ਕਹਾ ਕਿ ਕੋਈ ਚੰਗੀ ਗੱਲ ਹੀ ਦੱਸੀ ਹੈ। 
ਦੱਸਿਆ ਤਾਂ ਨਾ ਪਰ ਨਿਸ਼ਚਾ ਨਾ ਟਿਕਿਆ, ਕਿਉਂਕਿ ਅੱਗੇ ਸੋਹੰ 
ਦਾ ਭਜਨ ਕਰਦੀ ਸੀ।”2 

ਬਾਬੇ ਕਾਹਨ ਸਿੰਘ ਹੋਰਾਂ ਜੋ ਕਿਹਾ ਹੈ ਮੈਨੂੰ ਹੁਕਮ ਨਹੀਂ ਭਜਨ 
ਦੇਣ ਦਾ ਉਹ ਹੁਕਮ ਗੁਰੂ ਬਾਲਕ ਸਿੰਘ ਜੀ ਦਾ ਸੀ। 1841 ਈ. 
ਸਮੇਂ ਜਦੋਂ ਆਪ ਜੀ ਨੇ ਗੁਰਤਾ ਦੀ ਦਾਤ ਬਖਸ਼ ਕੇ ਨਾਮ ਦੇ ਖਜ਼ਾਨੇ 
ਦੀਆਂ ਚਾਬੀਆਂ, ਸਤਿਗੁਰੁ ਰਾਮ ਸਿੰਘ ਜੀ ਨੂੰ ਸਉਂਪ ਦਿੱਤੀਆਂ 
ਸਨ। ਜਿਹੜਾ ਰਾਮਗੜ੍ਹੀਆ ਸਿੰਘ ਮਾਤਾ ਦੇ ਨਾਲ ਪਿੰਡੋਂ ਤੁਰਿਆ 
ਸੀ, ਉਸਦਾ ਨਾਮ ਜੱਸਾ ਸਿੰਘ ਸੀ। ਸੋ ਭੈਣੀ ਸਾਹਿਬ ਮਾਤਾ ਸਾਹਿਬ 
ਕੌਰ ਚੇਤ ਬਿਕ੍ਰਮੀ 1914 ਮੁਤਾਬਿਕ ਮਾਰਚ ਅਪਰੈਲ 1857 ਈ. 
ਵਿੱਚ ਆ ਕੇ ਨਾਮ ਦੀ ਦਾਤ ਪ੍ਰਾਪਤ ਕਰਦੀ ਹੈ। ਪਰ ਪਹਿਲੇ 
ਸੰਸਕਾਰਾਂ ਦੇ ਵੱਸ ਪਏ ਮਨ ਦੇ ਵਿਸਵਿਸੇ ਅਜੇ ਪੂਰੀ ਤਰ੍ਹਾਂ ਦੂਰ 
ਨਹੀਂ ਹੋ ਰਹੇ, ਇਸ ਲਈ ਗੰਗਾ ਤੇ ਵਾਪਰੇ ਕਉਤਕ ਤੋਂ ਬਾਅਦ ਹੀ 
ਮਾਈ ਨੂੰ ਆਪਣੇ ਚੁੰਚ ਗਿਆਨ ਤੋਂ ਨਜ਼ਾਤ ਮਿਲਣੀ ਸੀ ਤੇ ਅਤੇ 
ਸਤਿਗੁਰੁ ਜੀ ਦਾ ਵਾਸਾ ਉਸ ਦੇ ਹਿਰਦੇ ਵਿੱਚ ਹੋਣਾ ਸੀ। ਭੈਣੀ 
ਸਾਹਿਬ ਤੋਂ ਭਜਨ ਲੈ ਕੇ ਮਾਈ ਉਸੇ ਦਿਨ ਆਪਣੇ ਸੰਗ ਨਾਲ 
ਗੰਗਾ ਨੂੰ ਚੱਲ ਪਈ। ਸਤਿਗੁਰੁ ਜੀ ਨੇ ਇਸ ਤੋਂ ਚੌਥੇ ਸਾਲ ਆਪਣੇ 
ਜਥੇ ਅਤੇ ਮਾਈਆਂ ਭਾਈਆਂ ਦੇ ਵੱਡੇ ਵਹੀਰ ਸਾਥ ਗੰਗਾ ਨੂੰ ਚਾਲੇ 
ਪਾਏ। ਬਾਹੋਵਾਲ ਜੀ ਦੇ ਮੁਤਾਬਿਕ ਸੰਤ ਖਾਲਸਾ ਸਾਜਣ ਤੋਂ 
ਪਹਿਲਾਂ ਵੀ ਸਿੰਘ ਸਤਿਗੁਰੁ ਜੀ ਪਾਸ ਨਾਮ ਦੀ ਦਾਤ ਲੈਣ ਲਈ 
ਆਉਣੇ ਸ਼ੁਰੂ ਹੋ ਗਏ ਸਨ। ਖਾਸ ਕਰਕੇ ਜਿਹੜੇ ਸਿੰਘ ਹਜਰੋਂ 
ਸਾਹਿਬ ਵਿਖੇ ਗੁਰੁ ਬਾਲਕ ਸਿੰਘ ਜੀ ਦੀ ਸਰਨ ਵਿੱਚ ਜਾਂਦੇ ਸਨ, 
ਉਹਨਾਂ ਨੂੰ ਆਪ ਅਵੱਸ਼ ਹੀ ਭੈਣੀ ਸਾਹਿਬ ਦੇ ਰਾਹੇ ਤੋਰ ਦਿੰਦੇ ਸਨ 
ਕਿ ਸਮੇਂ ਦੇ ਸੁਆਮੀ ਹੁਣ ਉੱਥੇ ਬਿਰਾਜਮਾਨ ਹਨ। ਸੰਤ ਖਾਲਸਾ 
ਸਾਜਣ ਤੋਂ ਬਾਅਦ ਪਹਿਲੀ ਦੀਵਾਲੀ ਤੇ ਸਤਿਗੁਰੁ ਜੀ 
ਅੰਮ੍ਰਿਤਸਰ ਜਾਂਦੇ ਹਨ। ਆਪ ਦੀ ਸੋਅ ਸੁਣਕੇ ਸੰਗਤ ਇੱਥੇ 
ਦਰਸ਼ਨਾਂ ਨੂੰ ਆਉਂਦੀ ਹੈ। 

“ਅੱਗੇ ਦੀਪਮਾਲਾ ਆਈ। ਸੀ ਸਤਿਗੁਰੁ ਜੀ ਸੁਧਾਸਰ ਹੀ 
ਗਏ। ਜਿਨ੍ਹਾਂ ਲੋਕਾਂ ਦੇ ਭਜਨ ਲਏ ਹੋਏ ਸਨ ਸੋ ਸਭ ਆਏ। ਦਰਸ਼ਨ 
ਕੀਤਾ, ਸੀਸ ਨਿਵਾਇਆ। ਸਾਂਤਿ ਆਇ ਗਈ। ਦਰਸ਼ਨ ਕਰਕੇ 
ਮਨ ਮੋਹਿਆ ਜਾਂਦਾ ਹੈ। ਦਿਲ ਦੀ ਭਾਵਨਾ ਪੂਰੀ ਹੋ ਜਾਂਦੀ ਹੈ। 
ਪੱਧਰੀ ਵਾਲੀ ਮਾਈ ਤੇ ਕਾਰੀਗਰ ਸਿੰਘ ਵੀ ਆਇਆ। ਗੁਰੂ 
ਅੰਤਰਜਾਮੀ ਜੀ ਬਚਨ ਕੀਤਾ- ਆਇ ਗਈ ਹੈਂ ਪੂੰਜੀ ਝੜਵਾ 


ਵਰਿਆਮ 
5।। ੨੧੧0੫ 0301 5॥੧0। 4। ੬003% 


੩) 





(ਲੁਟਾ) ਕੇ। ਬਚਨ ਕੀਤਾ ਤੇਰਾ ਨਿਸ਼ਚਾ ਨਹੀਂ ਟਿਕਿਆ, ਤੈੱ 
ਭਜਨ ਨਹੀਂ ਕੀਤਾ। ਸੋਹੰ ਪਿਛਲੇ ਜੁਗਾਂ ਕਾ ਹੈ। ਕਲਜੁਗ ਦਾ ਏਹ 
ਚਾਰ ਅੱਖਰਾ ਭਜਨ ਮਨਜ਼ੂਰ ਹੈ। ਮਾਈ ਨੇ ਸੋਹੰ ਕਾ ਭਜਨ ਛੱਡਿਆ 
ਤੇ ਚਾਰ ਅੱਖਰੇ ਭਜਨ ਪਰ ਨਿਸ਼ਚਾ ਹੋਇਆ। ਚਾਰ ਅੱਖਰ ਕਾ ਜਾਪ 
ਲੱਗੀ ਕਰਨ। ਕਾਰੀਗਰ (ਜੱਸਾ) ਸਿੰਘ ਨੇ ਸਮਝਿਆ ਕਿ ਭਜਨ 
ਕਿਸੇ ਨੂੰ ਦੱਸਿਆਂ ਮੇਰੇ ਪਾਸ ਪੁੰਜੀ ਨਾ ਰਹੀ। ਅੰਤਰਜਾਮੀ ਗੁਰੁ ਜੀ 
ਨੇ ਦੱਸਣ ਵਿੱਚ ਫਰਕ ਨਹੀਂ ਰੱਖਿਆ। ਜੇ ਮੈਨੂੰ ਫੇਰ ਭਜਨ ਮਿਲੇ ਤਾਂ 
ਅੱਛੀ ਬਾਤ ਹੈ। ਹੱਥ ਜੋੜ ਕੇ , ਖੜਾ ਹੋ ਕੇ ਅਰਜ਼ ਕੀਤੀ- ਜੀ ਮੈਨੂੰ 
ਫੇਰ ਭਜਨ ਮਿਲੇ । ਸਤਿਗੁਰੁ ਜੀ ਚੁੱਪ ਕਰ ਰਹੇ। ਦੋ ਦਿਨ ਹੱਥ ਜੋੜ 
ਕੇ ਖਲੋਤਾ ਰਿਹਾ, ਫੇਰ ਭਜਨ ਦੇ ਦਿੱਤਾ ਗੁਰੂ ਜੀ ਨੇ। ਦੀਪਮਾਲਾ 
ਹੋਈ । ਖੁਸ਼ੀਆਂ ਲੈ ਕੇ ਘਰਾਂ ਕੋ ਗਏ ਸਭ ਸਿਖ।”3 

ਆਪਣੇ ਗਿਆਨ ਅਭਿਮਾਨ ਦੇ ਕਾਰਨ ਬੀਬੀ ਸਾਹਿਬੋ ਦੀ 
ਬਿਰਤੀ ਅਜੇ ਸਤਿਗੁਰੂ ਦੁਆਰਾ ਦਿੱਤੇ , ਚੌਅੱਖਰੇ ਭਜਨ ਵਿੱਚ ਪੂਰੀ 
ਤਰ੍ਹਾਂ ਨਹੀਂ ਸੀ ਟਿਕ ਰਹੀ, ਇਸ ਲਈ ਉਸ ਦੀ ਸੁਰਤ ਵਿੱਚ ਚਲ 
ਰਹੀ ਕਸ਼ਮਕਸ਼-ਵੇਦਾਂਤ ਵੱਡਾ ਹੈ ਕਿ ਗੁਰਮਤਿ , ਇਸ ਦੇ ਨਿਪਟਾਰੇ 
ਲਈ ਕੁਝ ਹੋਰ ਅਲੰਕਿਕ ਬਿਰਤਾਂਤ, ਸਾਡਾ ਇਤਿਹਾਸਕਾਰ 
ਆਪਣੀ ਸਾਖੀ-ਸ਼ੈਲੀ ਵਿੱਚ ਉਸਾਰਦਾ ਹੈ। ਇਹ ਬਿਰਤਾਂਤ ਬੀਬੀ 
ਸਾਹਿਬੋ ਦੀ ਪਹਿਲੀ ਭੈਣੀ ਸਾਹਿਬ ਫੇਰੀ ਤੋਂ ਵੀ ਪਹਿਲਾਂ ਦਾ 
ਮਾਲੂਮ ਹੁੰਦਾ ਹੈ। 

“ਏਕ ਦਿਨ ਅੰਮ੍ਰਿਤ ਵੇਲੇ ਸਾਹਿਬੋ ਚੱਕੀ ਪੀਂਹਦੀ ਸੀ ਨਾਲੇ 
ਭਜਨ ਕਰਦੀ ਸੀ। ਪਹਿਲੇ ਤਾਂ ਗੁਰੁ ਨਾਨਕ ਜੀ ਦਾ ਦਰਸ਼ਨ 
ਹੋਇਆ, ਫੇਰ ਯਾਰਾਂ ਪਾਤਸ਼ਾਹੀਆਂ ਕਾ ਦਰਸ਼ਨ ਹੋਇਆ। ਫੇਰ ਸੀ 
ਸਤਿਗੁਰੁ ਬਾਰ੍ਹਵੇਂ ਜੀ ਕਾ ਦਰਸ਼ਨ ਹੋਇਆ (ਸਾਵਲ ਸ਼ਾਹ ਦੇ ਰੂਪ 
ਵਿੱਚ)। ਪੁੱਛਣੇ ਲਗੀ-ਜੀ ਮੈਂ ਇਹ ਪੁੱਛਦੀ ਹਾਂ ਕਿ ਇਹ ਯਾਰਾਂ 
ਪਾਤਸ਼ਾਹੀਆਂ ਦੀਆਂ ਮੂਰਤੀਆਂ ਹੈਂ ਤੇ ਏਹ ਕਿਸ ਦੀ ਮੁਰਤੀ ਹੈ? 
ਅਵਾਜ਼ ਆਈ ਏਹ ਮੁਰਤੀ ਉਹ ਹੈ ਜਿਸ ਨਰਸੀ ਭਗਤ ਕੀ ਹੁੰਡੀ 
ਤਾਰੀ ਸੀ। ਅਵਾਜ਼ਾ ਹੋਇਆ ਕਿ ਸਵਾ ਰੁਪਏ ਕਾ ਕੜਾਹ ਪ੍ਰਸਾਦ 
ਕਰਾਵੋ ਮੇਰੇ ਦਰਸ਼ਨ ਕੀ ਭੇਟਾ। ਮਾਈ ਕੀ ਉੱਚੀ ਦੇ ਚੀਕ ਨਿਕਲ 
ਗਈ, ਬੇਸੁੱਧ ਹੋ ਕੇ ਡਿੱਗ ਪਈ। ਆਸੇ ਪਾਸੇ ਦੀਆਂ ਮਾਈਆਂ 
ਬੀਬੀਆਂ ਸੁਣ ਸੁਣ ਕੇ ਇਕੱਠੀਆਂ ਹੋਈਆਂ। ਜਾਂ ਮਾਈ ਸਾਹਿਬੋ 
ਨੂੰ ਸੁਰਤ ਆਈ ਤਾਂ ਪਾਸ ਹੀ ਇੱਕ ਕੋਹ ਤੇ ਗ੍ਰਾਮ ਹੈ, ਨੌਕਰੀ ਵਕਤ 
ਕੇ ਸਿੰਘ ਸੀ ਸਤਿਗੁਰੂ ਜੀ ਕੇ ਨਾਲ ਕੇ ਸਨ, ਉੱਥੇ ਉਨ੍ਹਾਂ ਕੇ ਪਾਸ 
ਗਈ। ਕਹਿਣੇ ਲਗੀ ਮੈਂ ਸਵਾ ਰਪੈ ਕਾ ਕੜਾਹ ਪ੍ਰਸਾਦ 
ਕਰਵਾਉਣਾ ਹੈ। ਸਾਧੂ ਸਾਂਵਲ ਸ਼ਾਹ ਭੀ ਆਇਆ ਹੈ ਮੈਨੂੰ ਦਰਸ਼ਨ 
ਕਰਵਾਓ ਉਸਦਾ । ਸਿੰਘਾ ਕਿਹਾ ਤੂੰ ਭੈਣੀ ਸਾਹਿਬ (ਰਾਮਦਾਸ ਪੁਰੇ) 


ਫਰਵਰੀ-੨੦੨੧ 
(੨੦੨।੮॥0੫॥੦01੩/|.੦੦।੧ 


ਨੂੰ ਜਾਹ , ਉਧਰ ਨੂੰ ਗਿਆ ਹੈ। ਉਸੀ ਵਕਤ ਮਾਈ ਰਾਮਦਾਸ ਪੁਰੇ 
ਮੈ ਆਈ, ਦਰਸ਼ਨ ਕੀਤਾ। ਜੋ ਸਾਂਵਲ ਸ਼ਾਹ ਵਾਲਾ ਰੂਪ ਸੀ ਮਾਈ 
ਸਾਹਬੋ ਨੂੰ ਦਿਖਾਇਆ। ਦੇਖ ਕੇ ਕਹਿਣ ਲਗੀ ਉਹੀ ਸਰੂਪ ਹੈ 
ਜੇਹੜਾ ਸੁਪਨੇ ਵਿੱਚ ਦੇਖਿਆ ਸੀ। ਨਿਸਚਾ ਹੋਇਆ।”4 

ਸੰਨ 1861 ਈ. ਦੇ ਮਾਰਚ ਅਪਰੈਲ ਵਿੱਚ ਸਤਿਗੁਰੂ ਰਾਮ 
ਸਿੰਘ ਜੀ ਕਰਮ ਕਾਂਡਾਂ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕਰਨ 
ਲਈ, ਸਵਾ ਕੁ ਸੌ ਸਿੰਘਾਂ ਸਮੇਤ ਸੀ ਭੈਣੀ ਸਾਹਿਬ ਤੋਂ ਗੰਗਾ 
ਹਰਦੁਆਰ, ਅਰਧ ਕੁੰਭੀ ਸਮੇਂ ਆਪਣੇ ਮਿਸ਼ਨ ਦਾ ਪਰਚਾਰ ਕਰਨ 
ਲਈ ਪਿਤਾ, ਮਾਤਾ, ਦੋਵੇਂ ਪੁੱਤਰੀਆਂ, ਛੋਟੇ ਭਰਾ ਭਾਈ ਬੁੱਧ 
ਸਿੰਘ, ਮਹਿਲ ਮਾਤਾ ਜੱਸਾਂ, ਹੋਰ ਨਾਨਕ ਦਾਦਕ ਦੇ ਨੇੜਲੇ 
ਰਿਸ਼ਤੇਦਾਰਾਂ ਅਤੇ ਦੜਪ ਤੱਕ ਦੀ ਚੁਨਿੰਦਾ ਸੰਗਤ ਸਮੇਤ ਚੱਲੇਂ 
ਸਨ। ਤੁਰਦਿਆਂ ਹੀ ਪਿੰਡ ਦੇ ਚੌਕੀਦਾਰ ਨੂੰ ਸੋਧਾ ਲਾ ਕੇ ਦੱਸ 
ਦਿੱਤਾ ਕਿ ਸਾਡੀ ਯਾਤਰਾ ਦੀ ਖ਼ਬਰ ਸਰਕਾਰ ਤੱਕ ਛੇਤੀ ਪੁੱਜ 
ਜਾਵੇ ਅਤੇ ਕੋਈ ਵੀ ਮਨਮਤੀਆ, ਸਾਡੀ ਮਰਿਆਦਾ ਤੋਂ ਉਲਟ 
ਕਾਰਵਾਈ ਰਸਤੇ ਵਿੱਚ ਨਾ ਕਰੇ। ਭਾਈ ਨੈਣਾ ਸਿੰਘ ਵਰਿਆਂਹ ਨੂੰ 
ਲੱਤ ਤੇ ਸਫਾਜੰਗ ਮਾਰ ਕੇ ਖੰਨੇ ਦੇ ਪੜਾਅ ਤੇ ਫੱਟੜ ਕੀਤਾ। ਪਰ 
ਉਸ ਨੂੰ ਆਤਮਕ ਬਲ ਵੀ ਬਖਸ਼ ਦਿੱਤਾ, ਉਹ ਪੈਦਲ ਹੀ ਸੰਗ 
ਨਾਲ ਤੁਰਦਾ ਰਿਹਾ। ਭਵਿੱਖਤ ਵਾਕ ਕਰਦੇ ਗੁਰੂ ਜੀ ਗਏ ਕਿ 
ਰੂਸਾਂ ਦੀ ਮੱਦਦ ਲਵਾਂਗੇ ਫਰੰਗੀਆਂ ਨੂੰ ਦੇਸੋਂ ਕੱਢਣ ਲਈ। ਲਾਲ 
ਟੋਪੀ ਪਾਈ ਜਾਂਦਾ ਸਰਕਾਰੀ ਡਾਕ ਲੈ ਜਾ ਰਿਹਾ ਹਰਕਾਰਾ, ਰਾਹ 
ਵਿੱਚ ਮਿਲਿਆ। ਉਸ ਦੀ ਟੋਪੀ ਦੀ ਚੀਰ ਫਾੜ ਕਰਕੇ ਕਿਹਾ ਕਿ 
ਅਸਾਂ ਸਰਕਾਰੀ ਡਾਕ ਨਹੀਂ ਜਾਣ ਦੇਣੀ। ਇਸ ਦੌਰੇ ਸਮੇਂ ਸੁੱਧ 
ਸਿੰਘ, ਕਾਹਨ ਸਿੰਘ, ਜਵਾਹਰ ਸਿੰਘ, ਸਾਹਿਬ ਸਿੰਘ, ਸਮੁੰਦ 
ਸਿੰਘ ਅਤੇ ਗੋਪਾਲ ਸਿੰਘ ਆਦਿ ਉਹ ਸਿੰਘ ਵੀ ਸ਼ਾਮਲ ਹੋਏ, 
ਜਿਨ੍ਹਾਂ ਨੂੰ ਅਗਲੇ ਤਿੰਨਾਂ ਕੁ ਸਾਲਾਂ ਤੱਕ, ਆਪਨੇ ਨਾਮਧਾਰੀ 
ਸੰਗਤ ਵਾਸਤੇ ਸੂਬਾ ਥਾਪਿਆ ਸੀ। 
ਵਿੱਚ ਚੱਕੀ ਪੀਂਹਦੀ ਦਿਸੀ। ਉਸ ਨੂੰ ਗੁਰ ਜੀ ਨੇ ਇੱਕ ਰਪੈਆ ਦੇ 
ਕੇ, ਸੰਗਤ ਨੂੰ ਵੀ ਯਥਾ ਜੋਗ ਭੇਟਾ ਕਰਨ ਲਈ ਕਿਹਾ। ਆਪ ਨੇ 
ਫੁਰਮਾਇਆ ਕਿ ਇਹੋ ਗੰਗਾ ਮਾਈ ਹੈ। ਸਤਿਗੁਰੁ ਜੀ ਦਾ ਭਾਵਸੀ 
ਕਿ ਦਰਿਆ ਵਿੱਚ ਸਿੱਕੇ ਸਿੱਟਣੇ ਜਾਂ ਕਿਨਾਰੇ ਬੈਠੇ ਪਾਂਡਿਆਂ ਦੀ 
ਪੂਜਾ ਕਰਨ ਨਾਲੋਂ, ਗਰੀਬਾਂ ਲੋੜਵੰਦਾਂ ਦੀ ਸਹਾਇਤਾ ਕਰਨੀ ਹੀ 
ਉੱਤਮ ਕਾਰਜ ਹੈ। ਲੋਹਟਬੱਦੀ (ਸੰਗਰੂਰ) ਦੀ ਨਿਰਮਲਿਆਂ ਦੀ 
ਉਪਾਸ਼ਕ ਮਾਈ ਸੁੱਖਾਂ ਵੀ ਇਸ ਸਮੇਂ ਆਪ ਦੇ ਲੜ ਲੱਗ ਕੇ ਗੁਰੂ 
ਵਾਲੀ ਬਣੀ। ਹਜਰੋਂ ਸਾਹਿਬ ਤੋਂ ਆਈ ਸੰਗਤ ਨੂੰ ਲੰਗਰ ਛਕਾ 


ਵਰਿਆਮ 
5।। ੨੧੧0੫ 0301 5॥੧0। 4। ੬003% 


<ਬਿ? 


ਕੇ, ਗੁਰੁ ਬਾਲਕ ਸਿੰਘ ਜੀ ਦੀ ਸੰਗਤ ਦੇ ਅਦਬ ਵਜੋਂ, ਉਹਨਾਂ ਦੇ 
ਜੂਠੇ ਬਰਤਨ ਆਪ ਜੀ ਨੇ ਖੁਦ ਸਾਫ ਕਰਕੇ , ਸਿੱਖੀ ਵਿੱਚ ਸੇਵਾ ਦੇ 
ਸਥਾਨ ਦਾ ਦਰਜਾ ਬੁਲੰਦ ਕੀਤਾ। ਇਸ ਸਮੇਂ ਸਤਿਗੁਰੁ ਜੀ ਸੰਗਤ 
ਵਿੱਚੋਂ ਕਈਆਂ ਨਾਲ ਕੁੱਟ ਮਾਰ ਦਾ ਸਾਂਗ ਵੀ ਵਰਤਾਉਂਦੇ ਸਨ, 
ਇੱਥੋਂ ਤੱਕ ਕਿ ਪਰਿਵਾਰ ਦੇ ਵੱਡੇ ਛੋਟੇ ਸਾਰੇ ਜੀਅ, ਆਪ ਦੀ ਇਸ 
ਮਸਤੀ ਭਰੀ ਕਾਰ ਦੇ ਨਿਸ਼ਾਨੇ ਉੱਪਰ ਰਹਿੰਦੇ ਸਨ। ਦੁਨਿਆਵੀ 
ਲੋਕ ਭੈਅ ਮੰਨਦੇ ਸਨ ਪਰ ਸੁਖਮ ਬਿਰਤੀ ਵਾਲੇ ਆਪ ਦੀ ਹਰ ਰਜ਼ਾ 
ਅੱਗੇ ਸਿਰ ਝੁਕਾਅ ਕੇ ਸਾਬਤ ਕਦਮ ਰਹਿੰਦੇ ਸਨ। ਆਪ ਜੀ ਦੇ 
ਇਹ ਕੌਤਕ ਵੇਖ ਕੇ-“ਹਜਰੋਂ ਸਾਹਿਬ ਵਾਲੀ ਸੰਗਤ ਰੋਇ ਪਿਆ 
ਕਰੇ ਤੇ ਕੈਹਣ ਧੰਨ ਸਿੱਖੀ ਹੈ ਬਾਬੇ ਕੀ। ਸਿੱਖੀ ਕੀ ਨੀਂਹ ਰੱਖੀ ਹੋਈ 
ਹੈ। ਮੈਂ ਵਾਰੀ ਵਾਰੀ ਜਾਵਾਂ ਐਸੀ ਸੰਗਤ ਦੇ।” ਬਚਨ ਕਰਦੇ ਸਨ 
ਕਿ ਕਉਡੀ ਜਿਤਨੀ ਮਾਇਆ ਵੀ ਕਿਸੇ ਪਾਸ ਵੱਖਰੀ ਨਹੀਂ 
ਰਹਿਣ ਦੇਣੀ। ਸਾਰੀ ਇੱਕ ਥਾਂ ਇਕੱਠੀ ਕਰਕੇ ਲੰਗਰ ਲਾ 
ਦਿਆਂਗੇ। ਜਿਹੜਾ ਵੀ ਲੋੜਵੰਦ ਆਵੇ ਛਕੇ ਅਤੇ ਨਿਹਾਲ ਹੋਵੇ। 

ਇਸ ਗੰਗਾ ਯਾਤਰਾ ਸਮੇਂ ਮਾਤਾ ਸਾਹਿਬ ਕੌਰ ਪੱਧਰੀ ਵਾਲੀ 
ਵੀ ਪੁੱਜੀ ਹੋਈ ਸੀ। ਜਦੋਂ ਸਤਿਗੁਰੂ ਜੀ ਮਸਤੀ ਵਿੱਚ ਹੋ ਕੇ ਹੋਰ 
ਸਰੀਰਾਂ ਨਾਲ ਕੁੱਟ ਮਾਰ ਕਰਦੇ ਤਾਂ ਮਾਤਾ ਭੈਅ-ਮਾਨ ਹੁੰਦੀ ਕਿ 
ਕਿਤੇ ਮੈਨੂੰ ਨਾ ਕੁੱਟਣ । ਸਤਿਗੁਰੁ ਜੀ ਨੇ ਵਿਗਸ ਕੇ ਬਚਨ ਕਰਨਾ- 
ਦਾ ਜਨਮ ਮਰਨ ਕੱਟਿਆ ਜਾਵੇਗਾ।” ਪੱਧਰੀ ਵਾਲੀ ਸਾਹਿਬ ਕੌਰ 
ਦਿਲ ਵਿੱਚ ਕਹੇ ਕਿ ਮੈਨੂੰ ਕਦ ਉਨ੍ਹਾਂ ਹੱਥਾਂ ਦੀਆਂ ਲੱਗਣ ਜਿਨ੍ਹਾਂ 
ਨਾਲ ਜਨਮ ਮਰਨ ਕੱਟੀਦਾ ਹੈ। ਗੁਰੁ ਜੀ ਬਚਨ ਕੀਤਾ ਰੁਪਈਏ ਲੈ 
ਆਵੋ। ਉਸੀ ਵਕਤ ਰੁਪਈਏ ਹਾਜ਼ਰ ਹੋਏ। ਸਾਹਬੋ ਕੇ ਅੱਗੇ ਧਰ ਕੇ 
ਬਚਨ ਕੀਤਾ ਸਾਰੇ ਈ ਚੁੱਕ ਲੈ। ਚੁੱਕਣ ਲੱਗੀ ਤਾਂ ਸਾਰੇ ਨਾ ਚੱਕ 
ਹੋਏ ਤਾਂ ਦੋ ਕਾਮੜੇ ਮਾਰੇ। ਬਚਨ ਕੀਤਾ-ਜੱਟੀਏ ਤੈਨੂੰ ਦਸ ਦਿਨ 
ਹੋਏ ਸੇ ਉਡੀਕਦੀ ਨੂੰ ਕਿ ਕਦ ਲੱਗਣ ਉਨ੍ਹਾਂ ਹੱਥਾਂ ਦੀਆਂ ਜਿਨ੍ਹਾਂ 
ਨਾਲ ਜਨਮ ਮਰਨ ਕੱਟਿਆ ਜਾਂਦਾ ਹੈ। 

“ਗੁਰੁ ਜੀ ਬਚਨ ਕੀਤਾ ਜੱਟੀਏ ਤੇਰੇ ਪੁੱਤਰ ਨੂੰ ਤੇ ਤੈਨੂੰ 
ਸ਼ਹੀਦੀ ਮੁਰਾਤਬਾ ਦੇਵਾਂਗੇ। ਲਿਆ ਹਵਨ ਕਰੀਏ। ਅੱਗੇ ਬਰ 
ਵਕਤ ਹਾਜਰ ਰੈਂਹਦੀ ਸੀ ਉਸ ਦਿਨ ਇਤਨਾ ਮੋਹ ਪਾਇਆ ਕਿ 
ਸਾਹਬੋ ਲੜਕੇ ਕੋ ਲੈ ਕੇ ਦੂਰ ਜਾਇ ਲੁਕ ਰਹੀ। ਹਵਨ ਕਰਨ ਲੱਗੇ 
ਤੇ ਬਚਨ ਕੀਤਾ ਮੋਹ ਨੇ ਘੇਰ ਲਈ ਹੈ। ਕੀਰਨੇ ਪਾਉਂਦੀ ਹੈ ਲੜਕੇ 
ਦਾ ਮੁੰਹ ਦੇਖਕੇ। ਸਦਾਇ ਲਈ । ਲੱਕੜੀਆਂ ਚੁਣ ਕੇ ਉਪਰ ਬਿਠਾ 
ਦਿੱਤੀ। ਸਣੇ ਲੜਕੇ ਦੇ ਬੈਠ ਗਈ ਸਾਹਬੋ ਕੰਬਲੀ ਕੀ ਬੁੱਕਲ 
ਮਾਰਕੇ । ਜਾਂ ਅਗਨੀ ਮਚੀ ਤਾਂ ਸਾਹਬੋ ਕੇ ਦਿਲ ਮੇਂ ਹੋਈ ਕਿ ਲੜਕੇ 


ਫਰਵਰੀ-੨੦੨੧ 
(੨੦੨।੮॥0੫॥੦01੩/|.੦੦। 


ਕੋ ਮੈਂ ਬਾਹਰ ਸੁੱਟ ਦੇਵਾਂ। ਅੰਤਰਜਾਮੀ ਜੀ ਆਵਾਜ਼ਾ ਕੀਤਾ ਸੁੱਟ 
ਤਾਂ ਕਿਵੇਂ ਸੁੱਟਦੀ ਹੈਂ ਬਾਹਰ? ....... ਮਾਈ ਦੇ ਉੱਤੇ ਕਾਲੀ ਕੰਬਲੀ 
ਸੀ। ਕੰਬਲੀ ਦੇ ਉੱਤੇ ਜੋ ਅੱਗ ਸੀ ਕੰਬਲ ਨੂੰ ਥੋੜਾ ਜਿਹਾ ਹਿਲਾ ਕੇ 
ਦੇਖਿਆ ਤਾਂ ਅੱਗ ਝੜ ਗਈ। ਕੰਬਲ ਦਾ ਇੱਕ ਲੂੰ ਵੀ ਨਾ 
ਸੜਿਆ। ਨਿਸਚਾ ਹੋਇਆ ਹੁਣ ਸੇਕ ਨਹੀਂ ਲੱਗਦਾ । ਜਾਂ ਅਗਨੀ 
ਠੰਢੀ ਹੋਈ ਤਾਂ ਬਚਨ ਦੇ ਨਾਲ ਲਾਲ ਸਿੰਘ ਕੋ ਬਾਹਰ ਸੱਟਿਆ। 
ਜ਼ਰਾ ਭਰ ਅਗਨੀ ਨਾ ਲੱਗੀ ਕਿਸੇ ਬਸਤਰ ਕੋ ਨਾ ਮਾਈ ਕੋ।5 

ਗੰਗਾ ਤੋ' ਵਾਪਸੀ ਸਮ ਦੋ ਸਿੰਘਾਂ ਨੇ ਛੁੱਟੀ ਮੰਗਣੀ ਚਾਹੀ ਤਾਂ 
ਕਿਹਾ ਕਿ ਸਭ ਨੂੰ ਛੁੱਟੀ ਰਾਮਦਾਸ ਪੁਰੇ ਸਾਹਿਬ ਜਾ ਕੇ ਮਿਲੇਗੀ। 
ਬੀਬੀ ਸਾਹਿਬ ਕੌਰ ਨੂੰ ਵੀ ਬੇਅੰਤ ਖੁਸ਼ੀਆਂ ਦੇ ਕੇ ਆਪ ਨੇ ਸੀ ਭੈਣੀ 
ਸਾਹਿਬ ਤੋਂ ਵਿਦਾਅ ਕੀਤਾ। ਨਾਲ ਹੀ ਹੁਕਮ ਕੀਤਾ- ਸੁਆਸ 
ਸੁਆਸ ਨਾਮ ਜਪਨਾ, ਬਾਣੀ ਪੜਨੀ। ਧਰਮ ਦੀ ਕਿਰਤ ਕਰਕੇ 
ਗਰੀਬਾਂ ਨਾਲ ਵੰਡ ਕੇ ਛਕਣਾ। ਗੁਰੂ ਰੱਖਿਆ ਕਰੇਗਾ। ਸਿੱਖੀ 
ਸਿਦਕ ਕੇਸਾਂ ਸਵਾਸਾਂ ਨਾਲ ਨਿਬਾਹੇਗਾ ਗੁਰੁ ਪੁਰਾ। ਇੰਜ ਬੀਬੀ 
ਸਾਹਿਬ ਕੌਰ ਸਤਿਗੁਰੂ ਰਾਮ ਸਿੰਘ ਜੀ ਦੀ ਸ਼ਾਨ ਵਿੱਚ ਆ ਕੇ 
ਨਦਰੀ ਨਦਰਿ ਨਿਹਾਲ ਹੋ ਗਈ। 

ਸਤਿਗੁਰੁ ਪਰਤਾਪ ਸਿੰਘ ਜੀ ਨੂੰ ਗਾਲਬਨ 1913 ਈ. ਦੇ 
ਇੱਕ ਦੌਰੇ ਸਮੇਂ, ਮਾਤਾ ਸਾਹਿਬ ਕੌਰ ਨੇ ਆਪਣੇ ਸਪੁੱਤਰ ਨਰਾਇਣ 
ਸਿੰਘ ਹੋਰਾਂ ਦੀ ਚਾਹਿਲ-ਪੱਧਰੀ (ਜ਼ਿਲ੍ਹਾ ਲਾਇਲਪੁਰ-ਪੱਛਮੀ 
ਕੀਤੇ ਸਨ। ਮਾਈ ਜੀ ਨਾਲ ਗੰਗਾ ਉੱਤੇ ਵਾਪਰਿਆ ਕਉਤਕ 
ਅਤੇ ਉਹਨਾਂ ਦੇ ਪਿੰਡ, ਬਾਰ ਵਿੱਚ ਜਾਣ ਦਾ ਵਰਣਨ, ਸਤਿਗੁਰੁ 
ਜੀ ਦੇ ਰੀਕਾਰਡ ਹੋਏ ਉਪਦੇਸ਼ ਵਿੱਚ ਮਿਲਦਾ ਹੈ। 

“ਫੇਰ ਸਾਹਿਬਾਂ ਨੇ ਗੰਗਾ ਦੇ ਕੰਢੇ ਉੱਤੇ ਮਾਈ ਸਾਹਿਬੋ ਪੱਧਰੀ 
ਵਾਲੀ ਨੂੰ, ਉਹਦੇ ਪੁੱਤਰ ਲਾਲ ਸਿੰਘ ਸਣੇ-ਮੈਨੂੰ ਸੁਭਾਗ ਪ੍ਰਾਪਤ 
ਹੋਇਐ, ਉਸ ਮਾਤਾ ਦਾ ਦਰਸ਼ਨ ਕੀਤਾ ਹੈ, ਇੱਕ ਸੌ ਯਾਰਾਂ ਸਾਲ 
ਦੀ ਹੋ ਕੇ ਮਾਈ ਦਾ ਸਰੀਰ ਚੱਲਿਆ ਹੈ, ਉਹ ਲਾਲ ਸਿੰਘ ਜਿਹੜਾ 
ਉਹਦਾ ਪੁੱਤਰ ਸੀ, ਉਹਨੂੰ ਵੀ ਮੈਂ ਚੰਗੀ ਤਰ੍ਹਾਂ ਦੇਖਦਾ ਰਿਹਾਂ- ਬਹਾ 
ਦਿੱਤਾ ਗੋਦੀ ਵਿੱਚ। ਮਾਈ ਜ਼ਰਾ ਨਿਰਮਲੇ ਸੰਤਾਂ ਨੂੰ ਮਿਲ ਕੇ 
ਕਹਿੰਦੀ ਸੀ-ਇਹ ਅਮਰ ਹੈ-ਆਤਮਾ , ਪਰ ਕਹਿੰਦੀ ਹੀ ਸੀ। 

ਸਤਿਗੁਰੂ ਕਹਿੰਦੇ ਸੀ, “ਤੇਰੀ ਕਥਨੀ ਹੈ, ਅਜੇ ਤੇਰੀ ਕਰਨੀ 
ਨਹੀਂ ਹੋਈ।” 

ਗੰਗਾ ਦੇ ਕੰਢੇ ਉੱਤੇ ਬਣਾ ਕੇ ਚਿਖਾ, ਉਤੇ ਬਹਾ ਦਿੱਤੀ 
ਮਾਈ। ਲਾ ਦਿੱਤੀ ਅੱਗ। ਲੱਗੀ ਮੱਚਣ, ਤਾਂ ਮਾਈ ਦੇ ਚਿੱਤ ਵਿੱਚ 
ਖਿਆਲ ਆਇਆ, “ਮੈਂ ਪੁੱਤਰ ਨੂੰ ਤੇ ਬਾਹਰ ਸੁੱਟ ਦਿਆਂ” ਗੋਦੀ 


ਵਰਿਆਮ 
5।। ੨੧੧0੫ 0301 5॥੧0। 4। ੬003% 


ਵਰਤ 


ਵਿੱਚ ਪੁੱਤਰ ਸੀ-ਬਾਹਰ ਖਲੋਤੇ ਆਂਹਦੇ ਹਨ, “ਸੁੱਟ ਖਾਂ ਪੁੱਤਰ ਨੂੰ 
ਬਾਹਰ ਜੇ ਨੇਜੇ ਨਾਲ ਇਹਦਾ ਢਿੱਡ ਨਾ ਪਾੜ ਦਿੱਤਾ।”-ਫੇਰਉਸ 
ਮਾਈ ਨੇ, ਉਹ ਅੱਗ ਮੱਚੀ ਜਲੀ-ਮੈਂ ਮਾਈ ਦਾ ਦਰਸ਼ਨ ਕੀਤਾ ਹੈ 
ਬਾਰ ਵਿੱਚ ਗੋਜਰੇ ਦੇ ਪਾਸ ਪੱਧਰੀ ਦਾ ਚੱਕ ਸੀ-ਚੈਲ ਪੱਧਰੀ। 
ਮਾਈ ਨੇ ਮੈਨੂੰ ਕੱਪੜਾ ਦਿੱਤਾ ਕਛਹਿਰੇ ਸਵਾਏ। ਉਸ ਨੇ ਦੱਸਿਆ, 
“ਮੈਂ ਕਪਾਹ ਚੁਗਣ ਵੇਲੇ ਵੀ ਭਜਨ ਕਰਦੀ ਰਹੀ ਹਾਂ, ਬਾਣੀ 
ਪੜ੍ਹਦੀ ਰਹੀ ਹਾਂ-ਤੂੰ ਆਪ ਪਾਈਂ-ਮੈਂ ਵੇਲਣ ਵੇਲੇ ਵੀ, ਤੁੰਬਣ- 
ਕੱਤਣ ਵੇਲੇ ਵੀ, ਪਿੰਜਵਾਉਣ ਵੇਲੇ ਵੀ, ਲੀੜਾ ਬਨਾਉਣ ਵੇਲੋਂ 
ਵੀ ਮੈਂ ਭਜਨ ਕਰਦੀ ਰਹੀ ਹਾਂ, ਬਾਣੀ ਪੜ੍ਹਦੀ ਰਹੀ ਹਾਂ।” ਮੈਂ 
ਉਹਦੇ ਕਛਹਿਰੇ ਸਵਾਏ। ਮੈਂ ਤੁਹਾਨੂੰ ਕੀ ਦੱਸਾਂ-ਸ਼ਾਇਦ ਅਜੇ 
ਕਿਤੇ ਪਏ ਹੋਣ ਪੁਰਾਣੇ ਹੋਏ-ਹੋਏ। ਮੈਂ ਦੋ ਅਸ਼ਟਪਦੀਆਂ ਸੁਖਮਨੀ 
ਸਾਹਿਬ ਦੀਆਂ-ਸ਼ਾਇਦ ਦੋ ਘੰਟੇ ਨਹੀ ਲੱਗਦੇ ਹੋਣੇ ,ਓਦੂੰ ਜਲਦੀ 
ਮੁੜ ਆਉਂਦਾ ਸਾਂ, ਇੱਕ ਮੀਲ ਜਾਂਦਾ ਸਾਂ, ਇੱਕ ਮੀਲ ਆਉਂਦਾ 
ਸਾਂ ਵਾਪਿਸ, ਕੁਛ ਚਿਰ ਉੱਥੇ ਬੈਠੇ, ਨਾਲ ਦੇ ਸਾਥੀ ਘਾਹ ਕੱਟਦੇ 
ਸੀ (ਸਰਹੰਦ) ਨਹਿਰ ਉੱਤੇ-ਦੋ ਅਸ਼ਟਪਦੀਆਂ ਮੈਂ ਰੋਜ਼ ਕੰਠ ਕਰ 
ਲੈਂਦਾ ਸਾਂ। 

ਕਹਿਣ ਲੱਗੀ, “ਮੇਰੇ ਉੱਤੇ-ਐਸ ਤਰ੍ਹਾਂ-ਕੰਬਲੀ ਲਈ ਹੋਈ 
ਸੀ, ਜਿਸ ਵੇਲੇ ਅੱਗ ਮੱਚੀ-ਉੱਤੋਂ ਦੀ ਅੱਗ ਲੱਗੀ ਡਿੱਗਣ-ਮੈਂ 
ਚਿੱਤ ਵਿੱਚ ਸੋਚਿਆ, ਮੈਂ ਇਉਂ ਕਰਕੇ ਕੰਬਲੀ ਹਿਲਾਈ ਤੇ ਕੋਲੇ 
ਉੱਤੋਂ ਡਿੱਗ ਪਏ। ਕੰਬਲ ਦੇ ਵਾਲ ਬਾਹਰਲੇ ਨਾ ਸੜੇ, ਫੇਰ ਮੇਰੇ 
ਇਹ ਚਿੱਤ ਨੂੰ ਨਿਸਚਾ ਹੋ ਗਿਆ, ਮੈ ਹੁਹਣ ਨਹੀਂ ਸੜਦੀ।6 

ਸ਼ੀਘਰ ਬਾਣੀ ਕੰਠ ਹੋਣ ਨੂੰ , ਸਤਿਗੁਰ ਜੀ ਮਾਤਾ ਦੇ ਬਸਤਰ 
ਦੇ ਪਰਤਾਪ ਨਾਲ, ਜੋੜ ਰਹੇ ਹਨ। ਸੰਤ ਇੰਦਰ ਸਿੰਘ 
ਚੱਕਰਵਰਤੀ ਮਾਲਵੇਂਦਰ ਵਿੱਚ ਸਤਿਗੁਰੁ ਪਰਤਾਪ ਸਿੰਘ ਜੀ ਦੇ 
ਮਾਤਾ ਦੇ ਪਿੰਡ ਚਹਿਲ-ਪੱਧਰੀ ਬਾਰ ਵਿੱਚ 1964 ਬਿ. ਵਿੱਚ 
ਦਰਸ਼ਨ ਦੇਣ ਦਾ ਜ਼ਿਕਰ ਕਰ ਰਹੇ ਹਨ, ਸੰਨ 1907-08 ਈ. 
ਵਿੱਚ- 

ਉਨੀ ਸੌ ਚੌਂਹਠ ਵਿਖੇ, ਮਾਈ ਦੇ ਦੀਦਾਰ 

ਕੀਤੇ ਸਤਿਗੁਰ ਨਾਲ ਮੈਂ, ਦੌਰੇ ਦੇ ਵਿਚਕਾਰ 

ਇਹ ਜ਼ਬਾਨੀ ਆਪਣੀ, ਮਾਈ ਦੱਸਿਆ ਹਾਲ 

ਸੀ ਸਤਿਗੁਰੁ ਪ੍ਤਾਪ ਸਿੰਘ ਜੀ ਦੇ, ਮੈਂ ਸਾਂ ਨਾਲ 

ਬਾਬਾ ਨਗੀਨਾ ਸਿੰਘ ਜੀ, ਮਠੱਡੇ ਦੇ ਵਿਚਕਾਰ 

ਓਹ ਵੀ ਸਤਿਗੁਰਾਂ ਨਾਲ ਸਨ, ਦੌਰੇ ਹਰੀ ਦੁਆਰ 

ਮੈਨੂੰ ਉਨ੍ਹਾਂ ਸੁਣਾਇਆ ਸੀ, ਇਹ ਸਾਰਾ ਹਾਲ 

ਕੀਤੇ ਮੈਂ ਦੀਦਾਰ ਸਨ, ਆਪਣੀ ਵਿੱਚ ਸੰਭਾਲ 


ਫਰਵਰੀ-੨੦੨੧ 
(੨੦੨।੮॥0੫॥ਇ01੩/|.੦੦। 


ਦੋ ਮਾਈ ਦੇ ਹੋਰ ਪੁੱਤ , ਨਰੈਣ ਸਿੰਘ ਗੁਲਾਬ 

ਓਹ ਦੀਵਾਨਾਂ ਤੇ ਰਹੇ, ਆਉਂਦੇ ਭੈਣੀ ਸਾਹਿਬ? 

ਸੰਤ ਇੰਦਰ ਸਿੰਘ ਚੱਕਰਵਰਤੀ, ਸੀ ਭੈਣੀ ਸਾਹਿਬ ਵਿਖੇ 
ਸਤਿਗੁਰੁ ਪਰਤਾਪ ਸਿੰਘ ਜੀ ਦੀ ਸ਼ਰਨ ਵਿੱਚ 1912 ਈ. ਵਿੱਚ 
ਆਏ ਸਨ। ਇਸ ਲਈ ਆਪ ਅਗਲੇ ਵਰ੍ਹੇ ਹੀ ਦੌਰੇ ਤੇ ਗਏ ਸਨ। ਸੋ 
ਸਤਿਗੁਰੂ ਜੀ ਦਾ ਪੱਧਰੀ (ਲਾਇਲਪੁਰ) ਦਾ ਦੌਰਾ 1913 ਈ. 
ਵਿੱਚ ਹੀ ਬਣਦਾ ਹੈ। ਮਾਤਾ ਜੀ ਦੀ ਉਮਰ ਬਾਰੇ ਵੀ ਪਰਿਵਾਰ 
ਵਾਲਿਆਂ ਨੂੰ ਕੁਝ ਟਪਲਾ ਲੱਗ ਸੱਕਦਾ ਹੈ। ਦੇਹਾਂਤ ਆਪ ਦਾ 
1921 ਈ. ਵਿੱਚ ਹੁੰਦਾ ਹੈ ਬਿਸ਼ਨ ਸਿੰਘ ਹਿਸਟੋਰੀਅਨ ਹੁਰਾਂ ਦੀ 
ਲਿਖਤ ਮੁਤਾਬਿਕ। ਸਤਿਗੁਰੂ ਪਰਤਾਪ ਸਿੰਘ ਜੀ ਦੇ ਰੀਕਾਰਡ 
ਹੋਏ ਉਪਦੇਸ਼ ਵਿੱਚ ਗੁਰੂ ਹਰੀ ਸਿੰਘ ਜੀ ਦੇ ਮਾਝੇ ਦੇ ਦੌਰੇ ਸਮੇਂ ਸੰਨ 
1879 ਈ. ਵਿੱਚ ਦੀਵਾਲੀ ਦੇ ਨੇੜੇ ਨਾਰਲੀ ਜਾਣ ਦਾ ਜ਼ਿਕਰ 
ਹੈ- 

“ਮਹਾਵਿਉਂ ਨਾਰਲੀ ਗਏ ਹਾਂ। ਥੋਹੜਾ ਜਿਹਾ ਹੀ ਮੈਨੂੰ ਪਤਾ 
ਹੈ ਫਿਰ ਵਰ੍ਹਿਆਹੀਂ ਗਏ ਹਾਂ ਤੇ ਛੇ ਅਨੰਦ ਹੋਏ ਨੇ ਓਦੋਂ । ਸਭ ਤੋਂ 
ਵੱਡਾ ਅਨੰਦ ਸੀ ਜਿਹੜਾ ਉਹ ਮਾਈ ਦਾ ਪੁੱਤਰ ਸੀ ਸਾਹਿਬੋ ਦਾ 
ਛੋਟਾ ਨਰਾਇਣ ਸਿੰਘ-ਹਰਨਾਮ ਸਿੰਘ ਪੱਧਰੀ ਵਾਲਾ ਜਿਹੜੈ 


ਪੜ੍ਹਾਇਆ।”8 

ਜੇ ਨਰਾਇਣ ਸਿੰਘ ਛੋਟੇ ਪੁੱਤਰ ਦਾ ਜਨਮ 1866 ਈ. ਦਾ 
ਬਣਦਾ ਹੈ ਤਾਂ ਉਸ ਸਮੇਂ ਮਾਤਾ ਜੀ ਦੀ ਉਮਰ 45 ਸਾਲ ਤੋਂ ਵੱਧ 
ਨਹੀਂ ਹੋ ਸੱਕਦੀ। ਇਸ ਕਾਰਨ 1821 ਤੋਂ ਪਹਿਲਾਂ ਮਾਤਾ ਜੀ ਦਾ 
ਜਨਮ ਨਹੀਂ ਹੋਇਆ। ਸੰਤ ਇੰਦਰ ਸਿੰਘ ਚੱਕਰਵਰਤੀ ਮੁਤਾਬਿਕ 
ਮਾਤਾ ਦਾ ਵੱਡਾ ਪੁੱਤਰ ਗੁਲਾਬ ਸਿੰਘ 1933 ਈ. ਦੀ ਬਸੰਤ ਰੱਤ 
ਤੱਕ ਡੀਂਗਰੀਆਂ , ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰਹਿ ਰਿਹਾ ਸੀ।9 
ਲਾਲ ਸਿੰਘ ਬਿਹੰਗਮ ਹੀ ਰਿਹਾ। ਛੋਟੇ ਨਰਾਇਣ ਸਿੰਘ ਦੇ ਚਾਰ 
ਪੁੱਤਰ ਸਨ-ਹਰਨਾਮ ਸਿੰਘ, ਖਜ਼ਾਨ ਸਿੰਘ, ਕਰਤਾਰ ਸਿੰਘ ਅਤੇ 
ਬੰਤਾ ਸਿੰਘ। ਇਹਨਾਂ ਚਾਰਾਂ ਭਰਾਵਾਂ ਦੀ ਇੱਕ ਭੈਣ ਬੀਬੀ 
ਹਰਨਾਮ ਕੌਰ ਭੋਏਵਾਲੀ ਵਿਆਹੀ ਸੀ। ਕਰਤਾਰ ਸਿੰਘ ਹੋਰਾਂ ਦਾ 
ਪਰਿਵਾਰ ਬੀਸਲਾ (ਫਤੇਹਾਬਾਦ) ਅਤੇ ਜਲੰਧਰ ਹੈ। ਬਾਕੀ ਤਿੰਨ 
ਭਾਈਆਂ ਦੇ ਪਰਿਵਾਰਿਕ ਜੀਅ ਸਿਰਸਾ ਜ਼ਿਲ੍ਹੇ ਵਿੱਚ ਨਕੰੜਾ ਅਤੇ 
ਕੰਗਣਪੁਰ ਵਿਖੇ ਰਹਿ ਰਹੇ ਹਨ। ਨਕੌੜਾ ਪਿੰਡ ਵਿੱਚ ਰਹਿਣ 
ਵਾਲਾ ਮਾਤਾ ਦਾ ਪੋਤਰਾ ਸ. ਹਰਨਾਮ ਸਿੰਘ ਉੱਘਾ ਸਮਾਜ ਸੇਵੀ 
ਅਤੇ ਸਕੂਲ ਬਨਵਾਉਣ ਵਾਲਾ ਸੀ। ਇਹਨਾਂ ਦਾ ਪੋਤਰਾ 


ਵਰਿਆਮ 
5।। ੨੧੧0੫ 0301 5॥੧0। 4। ੬003% 





ਕੁਲਦੀਪ ਸਿੰਘ ਢਿੱਲੋਂ , ਅਤੇ ਬੰਤਾ ਸਿੰਘ ਹੋਰਾਂ ਦਾ ਪੋਤਰਾ ਸੁਖਦੇਵ 
ਸਿੰਘ ਢਿੱਲੋਂ ਜ਼ਿਲ੍ਹੇ ਦਾ ਸਮਾਜਿਕ ਅਤੇ ਸਿਆਸੀ ਹਲਕਿਆਂ ਵਿੱਚ 
ਜਾਣੇ ਪਹਿਚਾਣੇ ਨਾਮ ਅਤੇ ਸਤਿਗੁਰੁ ਉਦੇ ਸਿੰਘ ਜੀ ਦੇ ਪਿਆਰੇ 
ਸਿੱਖ ਹਨ। 
ਪੱਧਰੀ ਪਿੰਡ ਵਿੱਚ ਸਤਿਗੁਰੁ ਰਾਮ ਸਿੰਘ ਜੀ ਨੇ ਚਰਨ ਪਾਏ 
ਸਨ। ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ ਤਿੰਨ ਕਨਾਲ ਭੂਮੀ ਅਜੇ 
ਵੀ ਸਤਿਗੁਰੁ ਜੀ ਦੇ ਨਾਮ ਤੇ ਚੱਲੀ ਆਉਂਦੀ ਹੈ। ਮਾਤਾ ਸਾਹਿਬ 
ਕੌਰ ਇੱਕ ਸਦੀ ਦੀ ਉਮਰ ਹੰਡਾਉਣ ਵਾਲੀ ਕੂਕਾ ਲਹਿਰ ਦੀ 
ਉੱਘੀ ਹਸਤੀ ਸੀ। ਉਸ ਸਮੇਂ ਇਤਨਾ ਸਮਾਂ ਸਰਕਾਰ ਦੇ ਬਾਗੀਆਂ 
ਨਾਲ ਕੱਟਣਾ ਵੀ ਅੱਗ ਦਾ ਦਰਿਆ ਤਰਨਾ ਹੀ ਸੀ। ਮਾਤਾ ਜੀ ਦੀ 
ਕੁਰਬਾਨੀ ਦੇ ਅਸਰ ਹੇਠ ਪੱਧਰੀ ਪਿੰਡ ਨੇ ਗਦਰ ਅਤੇ ਹੋਰ ਲੋਕ 
ਲਹਿਰਾਂ ਨੂੰ ਸਰਗਰਮ ਕਾਰਕੁੰਨ ਦਿੱਤੇ ਹਨ। 
--ਹਵਾਲੇ ਤੇ ਟਿੱਪਣੀਆਂ-- 
1. ਸੰਤ ਬਿਸ਼ਨ ਸਿੰਘ ਹਿਸਟੋਰੀਅਨ, ਆਜ਼ਾਦੀ ਦੀ ਲਹਿਰ 
ਤੇ ਨਾਮਧਾਰੀ ਦੇਵੀਆਂ ਦਾ ਇਤਿਹਾਸ ,ਸਫਾ 114 
2. ਸੰਤ ਸੰਤੋਖ ਸਿੰਘ ਬਾਹੋਵਾਲ, ਸਤਿਗੁਰੁ ਬਿਲਾਸ, (ਭਾਗ 
ਪਹਿਲਾ-ਸੰ. ਜਸਵਿੰਦਰ ਸਿੰਘ), ਸਫਾ 150-151 
3.ਉਪਰੋਕਤ ,ਸਫਾ 157 
4 .ਉਪਰੋਕਤ ,ਸਫਾ 157-58 
5.ਉਪਰੋਕਤ , ਸਫਾ 190-91 
6. ਸੀ ਸਤਿਗੁਰੁ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼-2 
(ਸੰ.ਪ੍ਰਿੰ. ਬੇਅੰਤ ਕੌਰ), ਸਫਾ 264-65 
7. ਸੰਤ ਇੰਦਰ ਸਿੰਘ ਚੱਕਰਵਰਤੀ, ਮਾਲਵੇਂਦਰ (ਮਹਾਂ- 
ਕਾਵਿ),ਸਫਾ 150 
8. ਸੀ ਸਤਿਗੁਰੁ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼-5 
(ਸੰ.ਪ੍ਰਿੰ. ਬੇਅੰਤ ਕੌਰ), ਸਫਾ 72 
9. ਸੰਤ ਇੰਦਰ ਸਿੰਘ ਚੱਕਰਵਰਤੀ ਸੰਪਾਦਕ , ਸਤਿਜੁਗ ਦਾ 
ਬਸੰਤ ਅੰਕ, 18 ਮਾਘ 1989 ਬਿ., ਸੀ ਭੈਣੀ ਸਾਹਿਬ, ਸਫਾ 27, 
ਵਿੱਚ ਚੱਕਰਵਰਤੀ ਜੀ ਦਾ ਮੁੱਖ ਲੇਖ, ਚੋਜੀ ਪ੍ਰੀਤਮ” 
ਇਸ 'ਚੋਜੀ ਪ੍ਰੀਤਮ” ਨਾਮੀ ਵੱਡ ਆਕਾਰੀ ਲੇਖ ਵਿੱਚ ਮਾਤਾ 
ਸਾਹਿਬ ਕੌਰ ਵਾਲੇ ਪਰਸੰਗ ਨੂੰ ਆਪਣੀ ਅਨੂਠੀ ਸਾਹਿਤਕ ਅਤੇ 
ਅਧਿਆਤਮਕ ਸ਼ੈਲੀ ਵਿੱਚ ਬਿਆਨ ਕੀਤਾ ਹੈ। 
-ਪਿੰਡ ਤੇਂ ਡਾਕ - ਕਗੀਵਾਲਾ 
ਜ਼ਿਲ੍ਹਾ : ਸਰਸਾ । ਗੱਰਆਣਾ)-125075 
ਫੋਨ : 99963-77776 


ਫਰਵਰੀ-੨੦੨੧ 
੨੦੨।੮॥0੫॥ਇ01੩/|.੦੦।੧ 


ਆਪ ਬੀਤੀ 


ਤੁਹਾਡੇ ਨਾਲ ਸਤਿਗੁਰ ਹੈ 





-ਤਾਰਾ ਸਿੰਘ ਅਨਜਾਣ 


ਇਹ ਲੇਖ ਵਰਿਆਮ ਦੇ ਜੂਨ 2007 ਦੇ ਅੰਕ ਵਿੱਚੋਂ ਲਿਆ ਗਿਆ ਹੈ । ਫਰਵਰੀ 2007 ਵਿੱਚ ਅਨਜਾਣ ਜੀ ਨੂੰ ਲਕਵੇ ਦਾ 
ਅਟੈਕ ਹੋਇਆ । ਡਾਇਗਨੋਸਟਿਕ ਟੈਸਟਾਂ ਤੋਂ ਪਤਾ ਲੱਗਾ ਕਿ ਉਹਨਾਂ ਦੀਆਂ ਕੈਰੋਟਿਡ ਆਰਟਰੀਜ਼ (ਧੌਣ ਦੀਆਂ ਧਮਨੀਆਂ) ਵਿੱਚ 
ਰੁਕਾਵਟ ਹੈ ਜਿਸ ਦਾ ਇਲਾਜ ਅਪਰੇਸ਼ਨ ਕਰਕੇ ਸਟੰਟ ਪਾਉਣਾ ਹੀ ਹੈ । ਅਪਰੇਸ਼ਨ ਦੀ ਪੂਰੀ ਤਿਆਰੀ ਦੇ ਬਾਵਜੂਦ ਵੀ ਉਹ 
ਸਤਿਗੁਰੂ ਜੀ ਦੀ ਕਿਰਪਾ ਨਾਲ ਬਿਨਾਂ ਅਪਰੇਸ਼ਨ ਦੇ ਹੀ ਰਾਜ਼ੀ ਖੁਸ਼ੀ ਘਰ ਆ ਗਏ । ਅਨਜਾਣ ਜੀ ਨੇ ਇਸ ਲੇਖ ਰਾਹੀਂ ਇਸ ਘਟਨਾ 


ਕਰਮ ਦਾ ਵਰਨਣ ਕਰਦੇ ਹੋਏ ਦੱਸਿਆ ਹੈ ਕਿ ਕਿਵੇਂ ਸਤਿਗੁਰੂ ਜੀ ਦੀ ਕਿਰਪਾ ਸਿੱਖਾਂ ਦੇ ਕਸ਼ਟਾਂ ਨੂੰ ਕੱਟ ਦਿੰਦੀ ਹੈ। 


ਸੰਤ ਮੰਗਲ ਸਿੰਘ ਲਾਇਲਪੁਰੀ ਹੁਰਾਂ ਦੇ ਵਿਚਕਾਰਲੇ 
ਹੀ ਕਿਹਾ, “ਕਮਾਲ ਹੈ, ਤੁਸੀਂ ਐਨੀ ਛੇਤੀ ਐਨੀ ਸੌਖੀ ਤਰ੍ਹਾਂ 
ਡਾਕਟਰਾਂ ਤੋਂ ਛੁੱਟ ਗਏ ਤੇ ਠੀਕ ਹੋ ਗਏ। ਅਸਲ ਵਿੱਚ 
ਸਤਿਗੁਰੂ ਜੀ ਤੁਹਾਡੇ ਨਾਲ ਹਨ, ਤੁਹਾਡੇ ਦਿਲ ਵਿੱਚ ਵੱਸਦੇ 
ਹਨ। ਨਹੀਂ_ਤਾਂ ਵੱਡੇ ਹਸਪਤਾਲ ਤਾਂ ਰੱਜ ਕੇ ਖਰਚਾ 
ਕਰਵਾਉਂਦੇ ਹਨ।” 

ਮੈਨੂੰ ਗੱਲ ਬਹੁਤੀ ਗੰਭੀਰ ਨਹੀਂ ਸੀ ਜਾਪੀ ਜਦ ਮੇਰਾ 
ਬਲੱਡ ਪ੍ਰੈਸ਼ਰ 160/100 ਵੇਖਿਆ ਗਿਆ। ਉਦੋਂ ਹਾਲਤ 
ਗੰਭੀਰ ਤੇ ਚਿੰਤਾਜਨਕ ਲੱਗੀ ਜਦ 4 ਫਰਵਰੀ 2007 ਨੂੰ 
ਦਿੱਲੀ ਘਰ ਰੋਟੀ ਖਾਂਦਿਆਂ ਅਚਾਨਕ ਬੁਰਕੀ ਨਾ ਤੋੜੀ ਗਈ । 
ਸੱਜਾ ਹੱਥ ਨਤਾਕਤਾ ਜਿਹਾ ਹੋ ਗਿਆ। ਮੈਂ ਆਪਣੀ ਨੂੰਹ ਡਾ. 
ਰਜਵੰਤ ਨੂੰ ਅਵਾਜ਼ ਮਾਰੀ, ਨਾਲ ਮੁੰਡਾ ਵੀ ਭੱਜਾ ਭੱਜਾ ਆ 
ਗਿਆ, ਨੱਪ ਘੁੱਟ ਕੇ ਮੁੱਢਲੇ ਉਪਚਾਰ ਨਾਲ ਮੈਂ ਸਹਿਜੇ 
ਪ੍ਰਸ਼ਾਦਾ ਛੱਕ ਸੱਕਿਆ। ਅਸਲ ਵਿਚ ਲਕਵੇ ਦਾ ਹਮਲਾ 
ਹੋਇਆ ਲੱਗਦਾ ਸੀ ਜਿਸ ਕਰਕੇ ਸਭ ਚਿੰਤਤ ਸਨ। 
ਲੈ ਗਏ, ਫਿਰ ਦੂਜੇ ਹਸਪਤਾਲ ਦੇ ਵੱਡੇ ਡਾਕਟਰ ਨਾਲ ਸੰਪਰਕ 
ਕੀਤਾ। ਇੱਕ ਹੋਰ ਮਾਹਿਰ ਨਿਊਰੋਲੋਜਿਸਟ ਨੂੰ ਵਿਖਾਇਆ। 
ਹਸਪਤਾਲ ਦਾਖ਼ਲ ਹੋਣਾ ਪਿਆ। ਆਪਣੀ ਤਸੱਲੀ ਤੇ ਅਸਲੀ 
ਬਿਮਾਰੀ ਲੱਭਣ ਲਈ ਸੀ.ਟੀ. ਸਕੈਨ, ਡੋਪਲਰ, ਈ.ਸੀ.ਜੀ., 
ਐਕਸਰੇ ਆਦਿ ਹੋਏ। ਸ਼ੱਕ ਦੀ ਸੂਈ ਰੁਕੀ ਰਹੀ ਤਾਂ ਹੋਰ ਤਸੱਲੀ 
ਕਰਨ ਲਈ ਐਮ.ਆਰ.ਏ. ਕਰਵਾਉਣਾ ਪਿਆ। ਸਾਰਿਆਂ 
ਟੈਸਟਾਂ ਦੀਆਂ ਰਿਪੋਰਟਾਂ ਨੇ ਸ਼ੱਕ ਪੱਕਾ ਕਰ ਦਿੱਤਾ ਕਿ ਧੌਣ 
ਦੀਆਂ ਦਿਮਾਗ ਨੂੰ ਜਾਂਦੀਆਂ ਨਾੜਾਂ (੦੦੦0੦ ੫੧੪੧੬5) 
80 ਫੀਸਦੀ ਬੰਦ ਹਨ ਜਿਸਦਾ ਇਲਾਜ ਇੱਕ ਤਰ੍ਹਾਂ ਦਾ 
ਓਪਰੇਸ਼ਨ ਹੈ ਜਿਸ ਨੂੰ ਸਟਿੰਟਿੰਗ ਕਹਿੰਦੇ ਹਨ। 

ਮੁੱਢਲੀ ਅਲਾਮਤ ਬਾਰੇ, ਪੰਜਾਬ ਗਏ ਸ. ਹਰਵਿੰਦਰ ਸਿੰਘ 
ਹੰਸਪਾਲ ਨੂੰ ਖ਼ਬਰ ਦਿੱਤੀ ਗਈ। ਉਹਨਾਂ ਨੂੰ ਵਿਗਿਆਨਕ 


ਵਰਿਆਮ 
5।। ੨੧੧0੫ 0301 5॥੧0। 4। ੬003% 


੯੩0੨ 


-ਸੰਪਾਦਕ 
ਯੁੱਗ ਵਿੱਚ ਵੀ ਸਤਿਗੁਰੂ ਗਰੀਬ ਨਿਵਾਜ ਜੀ ਤੇ ਪੂਰਾ ਭਰੋਸਾ 
ਹੈ। ਉਹਨਾਂ ਦੀ ਕਿਰਪਾ ਨਾਲ ਹੀ ਸਾਧਨ ਜੁਟਾਏ ਜਾਂਦੇ ਹਨ, 
ਢੋ ਢੁਕੰਦੇ ਹਨ। ਉਹਨਾਂ ਨੇ ਸਰੀ ਸਤਿਗੁਰੂ ਜਗਜੀਤ ਸਿੰਘ ਜੀ 
ਦੇ ਨਿਜੀ ਸੇਵਕ ਸੰਤ ਰਛਪਾਲ ਸਿੰਘ ਹੁਰਾਂ ਨੂੰ ਸਤਿਗੁਰੂ ਜੀ ਨੂੰ 
ਅਰਜ਼ ਕਰਨ ਲਈ ਕਿਹਾ। ਉਸ ਦਾ ਫੋਨ ਆ ਗਿਆ, ਹਾਲ 
ਚਾਲ ਪੁੱਛਿਆ ਤੇ ਨਾਲ ਹੀ ਸਤਿਗੁਰੁ ਗਰੀਬ ਨਿਵਾਜ ਜੀ ਨੂੰ 
ਅਰਜ਼ ਕਰ ਦਿੱਤੀ। ਆਪ ਜੀ ਨੇ ਟੈਲੀਫੋਨ ਉੱਤੇ ਹੀ ਕਿਰਪਾ 
ਠੀਕ ਹੋ ਜਾਏਗਾ।” 

“ਆਪ ਜੀ ਦੀ ਕਿਰਪਾ ਨਾਲ ਹਿੰਮਤ ਰੱਖ ਰਹੇ ਹਾਂ।” ਮੈਂ 
ਕਿਹਾ ਤੇ ਫੋਨ ਬੰਦ । ਸਤਿਗੁਰੂ ਜੀ ਦੇ ਬਚਨਾਂ ਦਾ ਆਨੰਦ 
ਟੈਲੀਫੋਨ ਉੱਤੇ ਕਈ ਵਾਰ ਮਾਣਿਆ ਹੈ। ਪਰ ਅਰਜ਼ ਕਰਨ ਦੀ 
ਕਦੀ ਹਿੰਮਤ ਨਹੀਂ ਕਰ ਸਕਿਆ। ਨਾ ਕਦੀ ਕੋਈ ਮੰਗ ਮੰਗੀ 
ਹੈ। ਜਾਚ ਹੀ ਨਹੀਂ ਜਾਂ ਲੋੜ ਨਹੀਂ ਪਈ ਕਿਉਂਕਿ ਉਹ ਆਪ 
ਹੀ ਬਿਨ ਬੋਲੇ ਸਭ ਕੁੱਝ ਜਾਣਦੇ ਹਨ ਤੇ ਝੋਲੀਆਂ ਭਰੀ ਰੱਖਦੇ 
ਹਨ । ਜਾਂ ਫਿਰ ਮੇਰੇ ਸੱਜਣ ਮਿੱਤਰ ਮੇਰੇ ਵੱਲੋਂ ਮੰਗਾਂ ਮੰਗ ਕੇ 
ਮੋਰਾ ਫਿਕਰ ਲਾਹ ਦੇਂਦੇ ਹਨ। ਏਸੇ ਕਰਕੇ ਘਰ ਪਰਵਾਰ ਦਾ 
ਸੁੱਖ ਬਣਿਆ ਹੋਇਆ ਹੈ । ਬੱਚੇ ਪੜ੍ਹੇ ਲਿਖੇ ਘਰ ਪਰਵਾਰ ਵਾਲੇ, 
ਆਰਥਕ ਪਦਾਰਥਕ ਪੱਖੋਂ ਸੁੱਖੀ ਹਨ ਅਤੇ ਸਤਿਗੁਰੂ ਜੀ ਦੇ 
ਚਰਨਾਂ ਤੇ ਭਰੋਸਾ ਰੱਖਦੇ ਹਨ । ਸੋ ਅਰਜ਼ ਕਿਵੇਂ ਕਰਦਾ । ਹਾਂ ਹਰ 
ਰੋਜ਼ ਅਰਦਾਸ ਵਿੱਚ ਸੁੱਖ-ਸ਼ਾਂਤੀ, ਦੇਹ-ਅਰੋਗਤਾ, ਤੇ ਬਲ-ਬੁੱਧੀ 
ਮੰਗ ਹੀ ਲਈਦੀ ਹੈ। 

ਟੈਸਟਾਂ ਤੇ ਨਤੀਜਿਆਂ ਨੇ ਬੱਚਿਆਂ ਦੀ ਭੱਜ ਨੱਸ ਵਧਾ 
ਦਿੱਤੀ। ਉਹਨਾਂ ਨਤੀਜਾ ਤਾਂ ਮੈਨੂੰ ਨਾ ਦੱਸਿਆ ਪਰ ਨੂੰਹ-ਪੁੱਤ 
ਹੋਰ ਮਾਹਿਰ ਡਾਕਟਰ ਦੀ ਭਾਲ ਕਰਨ ਲੱਗੇ। ਆਪਣੀ ਤਸੱਲੀ 
ਕਰ ਕੇ ਮੇਰੇ ਕਮਜ਼ੋਰ ਮਨ ਨੂੰ ਠੁਮ੍ਰਣਾ ਦੇਣ ਲਈ ਕਹਿਣ ਲੱਗੇ, 
ਪਿਤਾ ਜੀ, ਪੇਨਿਕੀ ਹੋਣ ਦੀ ਜ਼ਰੂਰਤ ਨਹੀਂ। ਸ਼ਾਇਦ ਛੋਟਾ 
ਜਿਹਾ ਓਪਰੇਸ਼ਨ ਹੋਵੇ। ਅਸੀਂ ਗੰਗਾ ਰਾਮ ਹਸਪਤਾਲ ਦੇ 
ਮਾਹਿਰ ਨਿਊਰੋਸਰਜਨ ਨਾਲ ਗੱਲ ਕਰ ਆਏ ਹਾਂ। ਮੈਂ ਛੁੱਟੀ 
ਲਈ ਅਰਜ਼ੀ ਦੇ ਦਿੱਤੀ ਹੈ। 
ਫਰਵਰੀ-੨੦੨੧ 


੨੦੨।੮॥0੫॥ਇ01੨/|.੦੦। 


ਤਸੱਲੀ ਲਈ ਸਫ਼ਦਰਜੰਗ ਹਸਪਤਾਲ ਦੇ ਮਾਹਿਰ ਤੇ 
ਮਿੱਤਰ ਨਿਊਰੋਸਰਜਨ ਨੂੰ ਰਿਪੋਰਟਾਂ ਲੈ ਕੇ ਹਸਪਤਾਲ ਮਿਲੇ । 
ਉਸ ਸਿੱਧਾ ਕਿਹਾ, “80 ਫੀਸਦੀ ਨਾੜਾਂ ਬਲਾਕ ਹਨ । ਹੰਸਪਾਲ 
ਜੀ ਨੂੰ ਕਹੋ ਸਿਫ਼ਾਰਸ਼ ਕਰਨ ਤੇ ਮੈਡੀਕਲ (00005) ਵਿੱਚ 
ਛੇਤੀ ਹੀ ਦਾਖ਼ਲ ਹੋ ਜਾਓ, ਓਪਰੇਸ਼ਨ ਲਈ ਖਰਚਾ ਲੱਖਾਂ ਵਿੱਚ 
ਹੈ। ਚਿੰਤਾ ਦੀ ਗੱਲ ਨਹੀਂ ਠੀਕ ਹੋ ਜਾਓਗੇ।” 

ਇੱਕ ਹੋਰ ਹਮਦਰਦ ਨੌਜਵਾਨ ਦਾ ਫੋਨ ਆਇਆ, 
“ਅੰਕਲ ਜੀ ਮੋਟਾ ਖ਼ਰਚਾ ਹੈ। ਹਰਪਾਲ ਰਛਪਾਲ ਨੂੰ ਕਹੋ 
ਸਤਿਗੁਰੂ ਜੀ ਨੂੰ ਅਰਜ਼ ਕਰਨ ਹੁਣ ਨਾ ਕੰਮ ਆਏ ਤਾਂ ਕਦ 
ਆਉਣਗੇ।” 

ਮੈਨੂੰ ਇਹ ਵੀ ਰਾਏ ਦਿੱਤੀ ਗਈ ਕਿ ਡਾਕਟਰਾਂ ਦੇ ਚੱਕਰ 
ਵਿੱਚ ਨਾ ਪਿਆ ਜਾਏ, ਯੋਗ ਨਾਲ ਸੰਬੰਧਿਤ ਕਸਰਤਾਂ ਨਾਲ 
ਠੀਕ ਹੋ ਜਾਈਦਾ ਹੈ। ਪਰ ਜੋ ਦਿਸਦਾ ਪਿਆ ਸੀ ਉਸ ਤੋਂ 
ਕਿਵੇਂ ਮੁੰਹ ਮੋੜਿਆ ਜਾਏ। ਹਰ ਕੋਈ ਔਖੇ ਵੇਲੇ ਡਾਕਟਰਾਂ ਦੀ 
ਮਦਦ ਲੈਂਦਾ ਹੈ। 

ਇੱਕ ਗੱਲ ਤੇ ਮੈਂ_ ਭਰੋਸਾ ਕਰਦਾ ਹਾਂ ਕਿ ਮਸ਼ੀਨਾਂ ਝੂਠ 
ਨਹੀਂ ਬੋਲਦੀਆਂ। ਉਹ ਉਹਨਾਂ ਰਾਹੀਂ ਮੰਗੀ ਜਾਣਕਾਰੀ ਸਹੀ 
ਦੇਂਦੀਆਂ ਹਨ ਬਸ਼ਰਤੇ ਕਿ ਖ਼ਰਾਬ ਨਾ ਹੋਣ। ਅਸਲ ਵਿੱਚ 
ਉਹਨਾਂ ਨੂੰ ਨਾ ਲੋਭ ਹੁੰਦਾ ਹੈ ਨਾ ਲਾਲਚ ਨਾ ਕਿਸੇ ਨਾਲ ਮੋਹ 
ਪਿਆਰ ਹੁੰਦਾ ਹੈ ਨਾ ਈਰਖਾ ਦਵੇਸ਼। ਬੰਦੇ ਵਾਂਗ ਉਹਨਾਂ ਦਾ 
ਝੂਠ ਬੋਲਣ ਵਿੱਚ ਕੋਈ ਸਵਾਰਥ ਵੀ ਨਹੀਂ ਹੁੰਦਾ। ਉਹ ਭਲਾ 
ਕਿਸੇ ਨੂੰ ਬੇਲੋੜਾ ਨੁਕਸਾਨ ਕਿਉਂ ਪਹੁੰਚਾਉਣਗੀਆਂ ਜਾਂ ਕਿਸੇ 
ਦੇ ਹੱਕ ਵਿੱਚ ਕਿਉਂ ਭੁਗਤਣਗੀਆਂ। ਉਹਨਾਂ ਰਾਹੀਂ ਲਿਖੀ 
ਇਬਾਰਤ ਕਈ ਡਾਕਟਰਾਂ ਰਾਹੀਂ ਪੜ੍ਹੇ ਜਾਣ ਬਾਅਦ ਯਕੀਨਨ 
ਅਗਲੇਰੇ ਕਦਮਾਂ ਲਈ ਹੀ ਤਿਆਰ ਕਰਦੀ ਹੈ। ਸੋ ਰੁਪਈਏ ਪੈਸੇ 
ਦਾ ਪ੍ਰਬੰਧ ਕਰ ਲਿਆ। ਛੋਟਾ ਭਰਾ ਵੀ ਮਾਇਆ ਲੈ ਕੇ ਆ 
ਗਿਆ ਤੇ ਦਾਖ਼ਲ ਹੋਣ ਲਈ ਤਿਆਰੀ ਸੀ। 

ਹਸਪਤਾਲ ਜਾਣ ਤੋਂ ਪਹਿਲਾਂ ਸਰੀ ਭੈਣੀ ਸਾਹਿਬ, ਸੀ 
ਸਤਿਗੁਰੂ ਜੀ ਦੇ ਚਰਨਾਂ ਵਿੱਚ, ਸੇਵਕ ਹਰਪਾਲ ਸਿੰਘ ਰਾਹੀਂ 
ਟੈਲੀਫੋਨ ਉੱਤੇ ਅਰਜ਼ ਹੋ ਗਈ ਕਿ ਅਨਜਾਣ ਦਾ ਛੋਟਾ ਜਿਹਾ 
ਓਪਰੇਸ਼ਨ ਹੈ ਕਿਰਪਾ ਹੋ ਜਾਏ। ਆਪ ਜੀ ਨੇ ਬਚਨ ਕੀਤਾ, 
“ਠੀਕ ਹੈ, ਸਭ ਠੀਕ ਹੋ ਜਾਏਗਾ।” 

ਸਰ ਗੰਗਾ ਰਾਮ ਹਸਪਤਾਲ ਦਿੱਲੀ ਕਮਰਾ ਮਿਲ ਗਿਆ। 
ਐਤਵਾਰ ਰਾਤੀਂ ਦਾਖ਼ਲ ਹੋਏ। ਰਾਹ ਵਿੱਚ ਜਾਂਦਿਆਂ ਵੀ ਮੇਰੇ 
ਵੱਡੇ ਲੜਕੇ ਰਾਣੇ ਨੇ ਹੌਂਸਲਾ ਦੇਂਦਿਆਂ ਕਿਹਾ, “ਪਿਤਾ ਜੀ ਡਾ. 
ਸ਼ਾਕਿਰ ਹੁਸੈਨ ਬੜਾ ਸਿਆਣਾ ਡਾਕਟਰ ਹੈ। ਸਵਿਟਜ਼ਰਲੈਂਡ ਤੋਂ 


ਵਰਿਆਮ 
5।। ੨੧੧0੫ 0301 5॥੧0। 4। ੬003% 


੯੩੧੨ 


ਪੜ੍ਹ ਕੇ ਆਇਆ ਹੈ। ਐੱਜੋਗ੍ਰਾਫੀ ਰਾਹੀਂ ਛੋਟਾ ਜਿਹਾ ਓਪਰੇਸ਼ਨ 
ਹੋਣਾ ਹੈ। ਬੱਸ ਸਟਿੰਟ ਪਾ ਦੇਣਾ ਹੈ ਤੇ ਸਾਰੀ ਉਮਰ ਦੀ 
ਬੇਫਿਕਰੀ।” 

ਰਾਤੀਂ ਬੈੱਡ ਤੇ ਜਾਂਦਿਆਂ ਹੀ ਬੀ.ਪੀ. ਵੇਖਣ, ਬੁਖ਼ਾਰ ਚੈੱਕ 
ਕਰਨ, ਤਕਲੀਫ਼ ਦਾ ਇਤਿਹਾਸ ਪੱਛਣ ਵਾਲੇ ਵਾਰੋ ਵਾਰ 
ਆਉਂਦੇ ਗਏ। ਸਰੀਰ ਤੇ ਵਿਚਾਰਾਂ ਨਾਲ ਛੇੜ ਛਾੜ ਕਰਦੇ 
ਗਏ । ਅਗਲੇ ਦਿਨ ਬੇਹੋਸ ਕਰਨ ਵਾਲੇ ਡਾਕਟਰ-ਨਰਸਾਂ ਨੇ ਵੀ 
ਗੇੜਾ ਮਾਰਿਆ। ਕਿਸੇ ਖ਼ੂਨ ਦਾ ਨਮੂਨਾ ਭਰਿਆ। ਇੱਕ ਹੋਰ 
ਵਿਅਕਤੀ ਆਪਣੇ ਹਥਿਆਰ ਲੈ ਕੇ ਆ ਗਿਆ ਕਿ ਲੋੜੀਂਦੇ 
ਥਾਂ ਤੇ ਸ਼ੇਵ ਕਰਨੀ ਹੈ । ਮੈਂ ਬਿਲਕੁੱਲ ਇਨਕਾਰ ਕਰ ਦਿੱਤਾ ਤਾਂ 
ਦਲੀਲ ਦਿੱਤੀ ਗਈ, “ਹੋਰ ਦੋ ਸਰਦਾਰਾਂ ਨੇ ਕਰਵਾ ਲਈ ਹੈ।” 
ਮੈਂ ਕਿਹਾ, “ਓਪਰੇਸ਼ਨ ਵੀ ਉਹਨਾਂ ਦਾ ਹੀ ਕਰ ਦਿਓ।” 

ਵਾਲ ਮੰਨਣ ਵਾਲਾ ਸਧਾਰਨ ਬੰਦਾ ਸੀ, ਸੋ ਬਿਨਾ ਹੀਲ 
ਹੱਜਤ ਦੇ ਵਾਪਸ ਮੁੜ ਗਿਆ ਪਰ ਡਾ. ਸ਼ਾਕਿਰ ਹੁਸੈਨ ਨਾਲ 
ਸਾਢੇ ਕੁ ਗਿਆਰਾਂ ਵਜੇ ਫਿਰ ਆ ਗਿਆ। ਉਸਨੇ ਹਾਲ ਚਾਲ 
ਦਾ ਬੰਦਾ ਪੱਕਾ ਮੁਸਲਮਾਨ ਸੀ ਸੋ ਉਸ ਕਿਹਾ, “ਨਹੀਂ ਹੋਏਗੀ 
ਤੇ ਉਸ ਬੰਦੇ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਕਿ ਇਨਕੀ 
ਸ਼ੇਵ ਨਹੀਂ ਕਰਨੀ!" 
ਨਾਲ ਜਾਂ ਘੁਰਾੜਿਆਂ ਦੇ ਦੇਸ ਜਾਂ ਸੁਪਨ ਲੋਕ ਵਿੱਚ ਪੁੱਜ 
ਗਿਆ। 

ਅਗਲੇ ਦਿਨ 19 ਫਰਵਰੀ 2007 ਨੂੰ ਮੈਂ ਹਸਪਤਾਲੀ 
ਕਪੜਿਆਂ ਵਿੱਚ ਸਾਂ। ਓਪਰੇਸ਼ਨ ਥਿਏਟਰ ਵਿੱਚ ਵੀ ਪੂਰੀ 
ਤਿਆਰੀ ਸੀ। ਖੱਬੇ ਪਾਸੇ ਮਸ਼ੀਨਾਂ ਨਾਲ, ਕੰਪਿਊਟਰ ਜਾਂ 
ਟੀ.ਵੀ. ਸਕਰੀਨ ਜੁੜੇ ਹੋਏ ਸਨ । ਮੈਨੂੰ ਓਪਰੇਸ਼ਨ ਟੇਬਲ ਤੇ 
ਪਾਉਂਦਿਆਂ ਹੀ ਸਾਰਾ ਸਟਾਫ ਹਰਕਤ ਵਿੱਚ ਆ ਗਿਆ। 
ਉਹਨਾਂ ਜੈਨੀਆਂ ਵਾਂਗ ਮੂੰਹ ਪੱਟੀਆਂ (ਫੇਸ ਮਾਸਕ) ਬੰਨ੍ਹੀਆਂ 
ਹੋਈਆਂ ਸਨ। ਕੋਈ ਤਾਰਾਂ ਨਾਲ ਜੁੜੀਆਂ ਚੂੰਢੀਆਂ ਨਾਲ 
ਲਾਉਣ ਲੱਗਾ, ਕੋਈ ਸਿਰ ਉੱਤੇ ਤੇ ਕੋਈ ਕਿਤੇ ਹੋਰ। ਮੈਂ 
ਉਹਨਾਂ ਸਾਹਮਣੇ ਕੋਈ ਇਸਤਰੀ ਜਾਂ ਪੁਰਸ਼ ਨਹੀਂ ਸਾਂ ਸਗੋਂ 
ਇੱਕ ਮਰੀਜ਼ ਸਾਂ । ਡਾਕਟਰਾਂ ਨਰਸਾਂ ਟੈਕਟੀਸ਼ੀਅਨਾਂ, ਸਹਾਇਕਾਂ 
ਦੀ ਪੂਰੀ ਟੀਮ ਸੀ। ਸਿਰ ਦੁਆਲੇ ਕੋਈ ਕਾਲਾ ਜਿਹਾ ਤਵੇ 
ਵਰਗਾ ਕੈਮਰਾ ਸੀ। 

ਫਰਵਰੀ-੨੦੨੧ 
(੨੦੨।੮॥0੫॥੦01੩/|.੦੦। 


ਉੱਤੇ ਨਲਾਂ ਕੋਲ ਟੀਕਾ ਲਾ ਕੇ ਥਾਂ ਸੰਨ ਕਰ ਲਿਆ ਗਿਆ। 
ਫਿਰ ਕਿਸੇ ਟਿਊਬ ਜਿਹੀ ਨੂੰ ਇੱਕ ਨਾੜ ਨੂੰ ਕੱਟ ਕੇ ਅੰਦਰ ਦੀ 
ਨਿਰਖ ਪਰਖ ਕਰਨ ਲਈ ਜੋੜਿਆ ਗਿਆ। ਉਸ ਨੇ ਛਾਪਾ 
ਮਾਰਨ ਵਾਲਿਆਂ ਵਾਂਗ ਸਰੀਰ ਅੰਦਰ ਫੋਲਾ ਫਾਲੀ ਕਰਨੀ ਸੀ 
ਜੋ ਸਕਰੀਨ ਉੱਤੇ ਨਜ਼ਰ ਆਉਣੀ ਸੀ ਤੇ ਡਾਕਟਰਾਂ ਨੂੰ ਸਮਝ 
ਆਉਣੀ ਸੀ। ਟੈਕਸ ਚੋਰੀ ਕਰਨ ਵਾਲਿਆਂ ਵਾਂਗ ਸਰੀਰ ਨੇ ਜੋ 
ਕੁੱਝ ਅਭੱਖ, ਬੇਲੋੜਾ ਖਾਧਾ ਸੀ ਉਸ ਕਾਰਨ ਨਾੜੀ ਤੰਤਰ ਵਿੱਚ 
ਆਈ ਰੁਕਾਵਟ ਸਾਫ਼ ਦਿਸ ਪੈਣੀ ਸੀ। 

ਓਪਰੇਸ਼ਨ ਥਿਏਟਰ ਵਿੱਚ ਸਾਰੇ ਸੁਖਾਲਾ, ਕੁਦਰਤੀ ਸਾਹ ਲੈ 
ਰਹੇ ਸਨ ਪਰ ਡਾ. ਸ਼ਾਕਿਰ ਹੁਸੈਨ ਨੇ ਕਿਹਾ, “ਸਾਂਸ ਰੋਕੋ, ਹਿਲੋ 
ਮੱਤ, ਸਿਰ ਬਿਲਕੁਲ ਨਾ ਹਿਲੇ, ਅਬ ਧੀਰੇ ਧੀਰੇ ਸਾਂਸ ਕੋ 
ਛੋਡੋ, ਹੁਕਮ ਦੀ ਮੈਂ ਵਾਰ ਵਾਰ ਤਾਮੀਲ ਕਰਦਾ ਰਿਹਾ। ਕੁੱਝ 
ਨਹੀਂ ਹੈ, ਬਿਲਕੁੱਲ ਠੀਕ ਹੈ, ਆਪ ਸਵਸਥ ਹੈਂ।” ਧੀਰੇ ਧੀਰੇ 
ਪਹਿਲੇ ਕੀ ਤਰ੍ਹਾਂ ਕਾਮ ਕਰਨੇ ਲੱਗ ਜਾਏਂਗੇ । ਹਮਨੇ ਐਂਜੋਗ੍ਰਾਫੀ 
ਕਰਕੇ ਬੜੇ ਧਿਆਨ ਸੇ ਦੇਖ ਲਿਆ ਹੈ। ਸਟਿੰਟ ਡਾਲਨੇ ਕੀ 
ਕੋਈ ਜ਼ਰੂਰਤ ਨਹੀਂ ਹੈ। ਅੱਲਾ ਕਾ ਫ਼ਜ਼ਲ ਹੈ।” ਤੇ ਮੈਂ ਖੋਟੇ ਪੈਸੇ 
ਵਾਂਗ ਓਪਰੇਸ਼ਨ ਥਿਏਟਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। 

ਮੇਰੇ ਲੜਕੇ ਰਾਣੇ ਨੂੰ ਵੀ ਦੱਸਿਆ ਗਿਆ, “ਸਭ ਠੀਕ ਹੈ, 
ਸਟਿੰਟਿੰਗ ਦੀ ਕੋਈ ਜ਼ਰੂਰਤ ਨਹੀਂ।' 

ਕਮਰੇ ਵਿੱਚ ਲਿਆ ਕੇ ਬਿਸਤਰੇ ਉੱਤੇ ਪਾ ਦਿੱਤਾ ਗਿਆ। 
ਦੂਰ-ਨੇੜੇ ਫੋਨ ਕੀਤਾ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ ਸਭ 
ਠੀਕ ਹੈ। ਓਪਰੇਸ਼ਨ ਦੀ ਲੋੜ ਨਹੀਂ ਪਈ । ਸਾਰੇ ਖੁਸ਼ ਵੀ ਤੇ 
ਹੈਰਾਨ ਵੀ। ਲੱਖਾਂ ਕਰੋੜਾਂ ਰੁਪਈਏ ਖ਼ਰਚ ਕੇ ਖਰੀਦੀਆਂ 
ਉਹਨਾਂ ਦੇ ਕੱਢੇ ਸਿੱਟੇ ਗਲਤ ਕਿਵੇਂ ਹੋ ਸਕਦੇ ਹਨ। 
ਵਿਗਿਆਨਿਕ ਯੁੱਗ ਵਿੱਚ ਤਾਂ ਇਹ ਸੋਚਣਾ ਵੀ ਅਸੰਭਵ ਹੈ। 
ਵਾਲਾ ਵੀ ਕੋਈ ਹੈ। ਕੋਈ ਹੋਰ ਵੀ ਸ਼ਕਤੀ ਹੈ ਜਿਸਨੂੰ ਸਮਝਣਾ 
ਮਨੁੱਖੀ ਦਿਮਾਗ ਦੀ ਪਕੜ ਵਿੱਚ ਨਹੀਂ ਆਇਆ। ਕਿਰਪਾ ਨਾਂ 
ਦੀ ਕੋਈ ਅਵਸਥਾ ਹੈ। ਆਸਥਾਵਾਨ ਲੋਕ ਸਤਿਗੁਰੂ ਦੀ 
ਕਿਰਪਾ ਨੂੰ ਸਮਝਦੇ ਹਨ । ਮਸ਼ੀਨਾਂ ਦਾ ਨਤੀਜਾ ਮਸ਼ੀਨ ਨੇ ਹੀ 
ਗਲਤ ਸਾਬਤ ਕਰ ਦਿੱਤਾ । ਏਸੇ ਕਰਕੇ ਅੰਦਰੋਂ ਅਵਾਜ਼ ਉੱਠੀ, 
“ਸਤਿਗੁਰੂ ਤੁਹਾਡੇ ਨਾਲ ਹੈ।' ਸੋ ਬਚਾਅ ਹੋ ਗਿਆ। 


ਵਰਿਆਮ 
5।। ੨੧੧0੫ 0301 5॥੧0। 4। ੬003% 








ਫਰਵਰੀ-੨੦੨੧ 
(੨੦੨।੮॥0੫॥੦01੩/|.੦੦। 


ਵਿਕੀਪੀਡੀਆ 


ਸ਼ਬਦ-ਜੋੜ ਕਿਸੇ ਵੀ ਭਾਸ਼ਾ-ਲੇਖਣ ਦੀ ਜਾਨ ਹੈਦੇ ਹਨ 
ਅਤੇ ਜਦੋਂ ਗੱਲ ਆਨਲਾਈਨ ਸਮਗਰੀ ਦੀ ਹੋਵੇ ਤਾਂ ਸ਼ਬਦ- 
ਜੋੜਾਂ ਦਾ ਸਹੀ ਹੋਣਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ। ਇਸ ਲਈ 
ਪਾਠਕਾਂ ਨੂੰ ਵਧੀਆ ਅਤੇ ਪੜ੍ਹਣ ਯੋਗ ਸਮਗਰੀ ਉਪਲਬਧ 
ਕਰਵਾਉਣ ਲਈ ਵੈੱਬਸਾਈਟ ਦੀ ਸਮਗਰੀ ਦਾ ਸ਼ਬਦ-ਜੋੜ 
ਨਿਰੀਖਣ ਲਾਜ਼ਮੀ ਬਣ ਜਾਂਦਾ ਹੈ। ਪਰ ਬਹੁਤ ਅਫਸੋਸ ਦੀ ਗੱਲ 
ਹੈ ਕਿ ਬਹੁਤ ਸਾਰੇ ਪੈਜਾਬੀ ਲੇਖਕ ਤੇ ਵੈੱਬਸਾਈਟਾਂ ਸਹੀ ਸ਼ਬਦ- 
ਜੋੜਾਂ ਦੇ ਪ੍ਰਯੋਗ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ। 
ਦੀ ਇੱਕ ਬਹੁਤ ਹੀ ਮਹੱਤਵਪੂਰਨ ਵੈੱਬਸਾਈਟ ਪੰਜਾਬੀ 
ਵਿਕੀਪੀਡੀਆ( ।095://03.%160€013.00/#10) ਵੀ 
ਸ਼ਾਮਿਲ ਹੈ ਦਾ ਅਧਿਐਨ ਕੀਤਾ ਤਾਂ ਉਹਨਾਂ ਉੱਪਰ ਉਪਲਬਧ 
ਸਮਗਰੀ ਵਿੱਚ ਸ਼ਬਦ-ਜੋੜ ਪੱਧਰ 'ਤੇ ਬਹੁਤ ਕਮੀਆਂ ਪਾਈਆਂ 
ਗਈਆਂ। 
ਵਿਕੀਪੀਡੀਆ ਸੈਸਾਰ ਦਾ ਮੁਫ਼ਤ ਆਨਲਾਈਨ 
ਬਹੁਭਾਸ਼ੀ ਵਿਸ਼ਵ-ਕੋਸ਼ ਹੈ, ਜੋ ਲਗਾਤਾਰ ਸਾਂਝੇ ਯਤਨਾਂ ਸਦਕਾ 
ਤਿਆਰ ਕੀਤਾ ਜਾ ਰਿਹਾ ਹੈ। ਇਹ ਸਮਕਾਲੀ ਸਮਾਜ ਲਈ 
ਪ੍ਰਮਾਣਿਕ ਜਾਣਕਾਰੀ ਦਾ ਮੁੱਖ ਸਾਧਨ ਬਣ ਚੁੱਕਾ ਹੈ ਅਤੇ 
ਇਸਦਾ ਪ੍ਰਯੋਗ ਵੱਡੇ ਪੱਧਰ 'ਤੇ ਅਕਾਦਮਿਕ ਗਤੀਵਿਧੀਆਂ 
ਜਿਵੇਂ ਪੜ੍ਹਨ, ਪੜ੍ਹਾਉਣ ਅਤੇ ਖੌਜ ਲਈ ਕੀਤਾ ਜਾਂਦਾ ਹੈ। ਕਿਸੇ 
ਭਾਸ਼ਾ ਦੇ ਕੰਪਿਊਟਰੀਕਰਨ ਦੇ ਪੱਧਰ ਦਾ ਇੱਕ ਪੈਮਾਨਾ 
ਵਿਕੀਪੀਡੀਆ ਉੱਤੇ ਉਸ ਭਾਸ਼ਾ ਵਿੱਚ ਉਪਲਬਧ ਸਮਗਰੀ ਵੀ 
ਮਨੀ ਗਈ ਹੈ। ਪੈਜਾਬੀ ਵਿਕੀਪੀਡੀਆ 'ਤੇ ਗੁਰਮੁਖੀ ਲਿਪੀ 
ਵਿੱਚ 35 ਹਜ਼ਾਰ ਅਤੇ ਸ਼ਾਹਮੁਖੀ ਲਿਪੀ ਵਿੱਚ 53 ਹਜ਼ਾਰ ਲਿਖੇ 
ਲੇਖ ਹਨ ਹਾਲਾਂਕਿ ਇਹ ਗਿਣਤੀ ਵਿਕਸਿਤ ਭਾਸ਼ਾਵਾਂ ਦੇ 
ਮੁਕਾਬਲੇ ਬਹੁਤ ਹੀ ਘੱਟ ਹੈ। ਇਸ ਲਈ ਵਿਕੀਪੀਡੀਆ ਵਿੱਚ 
ਹੋਰ ਵੱਧ ਲੇਖ ਜੋੜਨ ਦੀ ਲੋੜ ਹੈ ਪਰ ਇਸ ਦੇ ਨਾਲ ਹੀ ਇਹ ਵੀ 
ਜ਼ਰੂਰੀ ਹੈ ਕਿ ਇਸ ਵਿੱਚ ਵਿਆਕਰਨ ਅਤੇ ਸ਼ਬਦ-ਜੋੜ ਪੱਖੋਂ 
ਕੋਈ ਖਾਮੀ ਨਹੀਂ ਹੋਣੀ ਚਾਹੀਦੀ। ਅਗਰੇਜੀ ਦੇ ਵਿਕੀਪੀਡੀਆ 
ਦੀ ਸਮਗਰੀ ਵਿਚਲੇ ਸ਼ਬਦ-ਜੋੜਾਂ 'ਤੇ ਕਦੀ ਕਿਸੇ ਨੇ ਕੋਈ 
ਸਵਾਲ ਨਹੀਂ ਉਠਾਇਆ ਕਿਉਂਕਿ ਇਹ ਸ਼ਬਦ-ਜੋੜਾਂ ਦੀਆਂ 
ਗ਼ਲਤੀਆਂ ਪੱਖੋਂ ਲਗਭਗ ਮੁਕਤ ਹੁੰਦੀ ਹੈ ਪਰ ਇਸ ਪੱਖੋਂ ਜਦੋਂ 


ਵਰਿਆਮ 
5।। ੨੧੧0੫ 030] 5॥੧0। 4। €003% 


€ 








ਭਾਸ਼ਾਵਾਂ ਦੇ ਉਲਟ ਪੈਜਾਬੀ ਵਿਕੀਪੀਡੀਆ ਵਿੱਚ ਸ਼ਬਦ-ਜੋੜਾਂ 
ਪੱਖੋਂ ਗ਼ਲਤੀਆਂ ਦੀ ਭਰਮਾਰ ਪਾਈ ਗਈ ਹੈ। 

ਅਸੀਂ ਵਿਕੀਪੀਡੀਆ ਦੇ ਸ਼ਬਦ-ਜੋੜਾਂ ਦਾ ਅਧਿਐਨ 
ਵਿਕੀਪੀਡੀਆ ਵਿਚ ਵਰਤੇ ਗਏ ਲਗਭਗ 19 ਲੱਖ ਸ਼ਬਦਾਂ 
ਉੱਤੇ ਕੀਤਾ , ਜਿਨ੍ਹਾਂ ਦੀ ਵਿਲੱਖਣ ਗਿਣਤੀ 97,278 ਹੈ। 
ਸਾਡਾ ਅਧਿਐਨ ਇਹਨਾਂ ਵਿਲੱਖਣ ਸ਼ਬਦਾਂ ਉੱਤੇ ਹੀ ਆਧਾਰਿਤ 
ਹੈ।ਅਚੇਭੇ ਵਾਲੀ ਗੱਲ ਹੈ ਕਿ ਇਹਨਾਂ ਵਿਲੱਖਣ ਸ਼ਬਦਾਂ ਵਿੱਚੋਂ 
9.63% ਸ਼ਬਦ-ਜੋੜ ਗ਼ਲਤ ਹਨ ਅਤੇ ਇਹਨਾਂ ਗਲਤ 
ਵਿਲੱਖਣ ਸ਼ਬਦਾਂ ਵਿੱਚੋਂ 2.46% ਸ਼ਬਦ ਜੋ ਕਿ ਗੁਰਮੁਖੀ 
ਲਿਪਾੰਕਣਕਾਰੀ ਨੇਮਾਂ ਦਾ ਅਨੁਸਰਨ ਵੀ ਨਹੀਂ ਕਰਦੇ, ਪਰ ਫਿਰ 
ਵੀ ਇਹ ਸਬਦ ਵਿਕੀਪੀਡੀਆ ਵਿਚ ਵਰਤੇ ਗਏ ਹਨ। 
ਵਿਕੀਪੀਡੀਆ 'ਤੇ ਗ਼ਲਤ ਸ਼ਬਦ-ਜੋੜਾਂ ਵਾਲੇ 10 ਸਭ ਤੋਂ ਵੱਧ 
ਵਰਤੇ ਜਾਣ ਵਾਲੇ ਗਲਤ ਸ਼ਬਦ “ਜਿਹਨਾਂ , ਦੁਨੀਆਂ, ਸਪੱਸ਼ਟ, 
ਨੇਂ, ਨਾਂਮ, ਨਹੀ, ਇਸਤਰਾਂ, ਅਪਣੇ, ਲੱਗਭੱਗ, ਚਿੰਨ” ਹਨ। 
ਜਿਸ ਤਰ੍ਹਾਂ ਕਿ ਅਸੀਂ ਦੇਖ ਸਕਦੇ ਹਾਂ ਕਿ ਸਭ ਤੋਂ ਵੱਧ ਸ਼ਬਦ-ਜੋੜ 
ਗ਼ਲਤੀਆਂ ਬਿੰਦੀ ਅਤੇ ਅਧਕ ਦੇ ਇਸਤੇਮਾਲ ਵਿੱਚ ਹੋਈਆਂ 
ਹਨ। ਬਲਕਿ 100 ਸਭ ਤੋਂ ਆਮ ਸ਼ਬਦ-ਜੋੜ ਗ਼ਲਤੀਆਂ ਦੇ 
ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਕਿ ਇਹਨਾਂ 
ਗ਼ਲਤ ਇਸਤੇਮਾਲ ਨਾਲ ਸੈਬਧਿਤ ਹਨ ਅਤੇ 16% ਗ਼ਲਤੀਆਂ 
ਪੈਰ ਬਿਦੀ ਦੇ ਗ਼ਲਤ ਇਸਤੇਮਾਲ ਨਾਲ ਸੈਬੋਧਿਤ ਹਨ। 
ਅਤੇ ਤਕਨੀਕੀ ਮੱਦਾਂ ਦੇ ਸ਼ਬਦ-ਜੋੜਾਂ ਦੀ ਵੀ ਇੱਕ ਬਹੁਤ ਵੱਡੀ 
ਸਮੱਸਿਆ ਹੈ। ਪੈਜਾਬੀ ਵਿੱਚ ਐਗਰੇਜ਼ੀ ਨਾਵਾਂ ਅਤੇ ਤਕਨੀਕੀ 
ਮੱਦਾਂ ਦੇ ਸ਼ਬਦ-ਜੋੜਾਂ ਦਾ ਪ੍ਰਮਾਣੀਕਰਨ ਵੀ ਨਹੀਂ ਕੀਤਾ 
ਗਿਆ। ਵਿਭਿੰਨ ਵਿਅਕਤੀਆਂ ਦੁਆਰਾ ਅਜਿਹੇ ਸ਼ਬਦਾਂ ਨੂੰ 
ਆਪਣੇ ਉਚਾਰਨ ਅਨੁਕੂਲ ਵਿਭਿੰਨ ਤਰੀਕਿਆਂ ਨਾਲ ਲਿਖਿਆ 
ਜਾਂਦਾ ਹੈ। ਉਦਾਹਰਨ ਵਜੋਂ ਕਨੇਡਾ ਨੂੰ ਵਿਕੀਪੀਡੀਆ ਵਿਚ 
ਵੱਖ-ਵੱਖ ਸ਼ਬਦ-ਜੋੜਾਂ ਨਾਲ ਲਿਖਿਆ ਗਿਆ ਹੈ ਜਿਵੇਂ 
ਕੈਨੇਡਾ, ਕੇਨੇਡਾ, ਕੇਨੈਡਾ, ਕੈਨੈਡਾ, ਕਨਾਡਾ, ਕਨੇਡਾ, ਕਨੈਡਾ, 
ਕੈਨਡਾ, ਕੈਨਾਡਾ। ਇਸੇ ਤਰ੍ਹਾਂ ਸ਼ਬਦ “ਸਾਫਟਵੇਅਰ” ਦੇ 
ਫਰਵਰੀ-੨੦੨੧ 


੨੦੨।੮॥0੫॥੦01੨/|.੦੦। 


ਵਿਕੀਪੀਡੀਆ ਵਿੱਚ 7 ਵੱਖ-ਵੱਖ ਤਰ੍ਹਾਂ ਦੇ ਸ਼ਬਦ-ਜੋੜ: 
ਸਾਫ਼ਟਵੇਅਰ, ਸਾਫਟਵੇਅਰ, ਸਫ਼ਟਵੇਅਰ, ਸਾਫਟਵੇਇਰ, 
ਸਾਫਟਵੇਰ, ਸੋਫਟਵੇਅਰ ਅਤੇ ਸਾੱਫਟਵੇਅਰ ਮਿਲਦੇ ਹਨ, 
ਆਖਰੀ ਸ਼ਬਦ ਵਿੱਚ ਜੋ ਸ਼ਬਦ-ਜੋੜ ਵਰਤਿਆ ਗਿਆ ਹੈ ਉਹ 
ਗੁਰਮੁਖੀ ਲਿਪਾਂਕਣਕਾਰੀ-ਨੇਮਾਂ ਦੀ ਵੀ ਉਲੰਘਣਾ ਕਰਦਾ ਹੈ 
ਕਿਉਂਕਿ “ਅਧਕ? ਨੂੰ “ਕੈਨਾ” ਮਾਤਰਾ ਦੇ ਨਾਲ ਨਹੀਂ 
ਵਰਤਿਆ ਜਾ ਸਕਦਾ ਪਰ ਜੋ ਲੇਖਕ ਹਿੰਦੀ ਤੋਂ ਪਜਾਬੀ ਵਿੱਚ 
ਅਨੁਵਾਦ ਕਰਦੇ ਹਨ ਉਹ ਇਸੇ ਸ਼ਬਦ-ਜੋੜ ਦਾ ਪ੍ਰਯੋਗ ਕਰਦੇ 
ਹਨ। ਇੱਕ ਲੇਖਕ ਨੇ ਤਾਂ ਇੱਕ ਹੀ ਲੇਖ ਵਿੱਚ ਇੱਕ ਸ਼ਬਦ 
(41043) ਦੇ ਤਿਨ ਵੱਖ-ਵੱਖ ਸ਼ਬਦ-ਜੋੜਾਂ ਐਲੀਫੈਂਟਾ, 
ਏਲਿਫੇਂਟਾ, ਏਲੀਫੇਂਟਾ ਦਾ ਪ੍ਰਯੋਗ ਕੀਤਾ ਹੈ। ਐਗਰੇਜ਼ੀ ਸ਼ਬਦਾਂ 
ਵਿੱਚ ਆਮ ਵਰਤੋਂ ਵਾਲੇ ਸ਼ਬਦਾਂ ਦੇ ਵੀ ਵੱਖ-ਵੱਖ ਸ਼ਬਦ-ਜੋੜ 
ਮਿਲਦੇ ਹਨ ਅਤੇ ਇਹਨਾਂ ਸਭ ਸ਼ਬਦ-ਜੋੜਾਂ ਖ਼ਾਸ ਤੌਰ ਤੇ ਅਧਕ 
ਨਾਲ ਸੈਬੈਧਿਤ ਵਿਭਿੰਨ ਸ਼ਬਦ-ਜੋੜਾਂ (ਵਿਚ /ਵਿੱਚ) ਅਤੇ ਪੈਰ 
ਬਿੰਦੀ ਵਾਲੇ ਵਿਭਿੰਨ ਸ਼ਬਦ-ਜੋੜਾਂ (ਗ਼ਲਤ/ਗਲਤ , 
ਖ਼ਰੀਦ/ਖਰੀਦ) ਨੂੰ ਮਾਨਤਾ ਵੀ ਮਿਲ ਗਈ ਹੈ। ਹਥਲੇ ਅਧਿਐਨ 
ਵਿੱਚ ਇਸ ਤਰ੍ਹਾਂ ਦੇ ਸ਼ਬਦ-ਜੋੜਾਂ ਨੂੰ ਨਜ਼ਰਅਦਾਜ਼ ਕਰਦੇ ਹੋਏ 
ਦੋਵਾਂ ਸ਼ਬਦ-ਜੋੜਾਂ ਨੂੰ ਸਹੀ ਮੈਨਿਆ ਗਿਆ ਹੈ। 
ਵਿਕੀਪੀਡੀਆ ਵਿੱਚ ਉਪਲਬਧ ਗ਼ਲਤ ਸ਼ਬਦ-ਜੋੜਾਂ ਵਾਲੇ 
ਸ਼ਬਦਾਂ ਦੇ ਸੂਖਮ ਅਧਿਐਨ ਦੁਆਰਾ ਪੰਜਾਬੀ ਵਿਕੀਪੀਡੀਆ 'ਤੇ 
ਲੇਖਕਾਂ ਦੁਆਰਾ ਕੀਤੀਆਂ ਵੱਖ-ਵੱਖ ਬੋਧਾਤਮਕ ਗ਼ਲਤੀਆਂ 
ਹੈ : (ਨਿਮਨਲਿਖਤ ਉਦਾਹਰਨਾਂ ਵਿੱਚ ਬਰੈਕਟ ਵਿੱਚ ਦਿੱਤਾ 
ਗਿਆ ਪਹਿਲਾ ਸ਼ਬਦ ਗ਼ਲਤ ਸ਼ਬਦ-ਜੋੜ ਨਾਲ ਹੈ ਜਦਕਿ 
ਦੂਜਾ ਸ਼ਬਦ ਸਹੀ ਸ਼ਬਦ-ਜੋੜ ਨਾਲ ਹੈ।) 

ਬਿਦੀ ਨਾਲ ਸੈਬਧਿਤ ਗ਼ਲਤੀਆਂ : ਸ਼ਬਦ-ਜੋੜਾਂ ਵਿੱਚ ਪਾਈਆਂ 
ਜਾਣ ਵਾਲੀਆਂ ਸਭ ਤੋਂ ਆਮ ਗ਼ਲਤੀਆਂ ਬਿੰਦੀ ਦੇ ਅਭਾਵ 
ਨਾਲ, ਬਿਦੀ ਦੀ ਬੇਲੋੜੀ ਵਰਤੋ' ਨਾਲ ਅਤੇ ਬਿੰਦੀ ਦੀ ਗ਼ਲਤ 
ਵਰਤੋ ਨਾਲ ਸੈਬਧਿਤ ਹਨ। ਕੁਝ ਸ਼ਬਦਾਂ (ਭਾਵੇ/ਭਾਵੇਂ, 
ਜਾਦਾ/ਜਾਂਦਾ, ਜਿਵੇ/ਜਿਵੇਂ, ਅਸੀ/ਅਸੀਂ, ਸਮੇ/ਸਮੇਂ, 
ਨਹੀ/ਨਹੀਂ', ਥਾ/ਥਾਂ, ਜਦੋ/ਜਦੋਂ, ਕਿਉਕਿ/ਕਿਉਂਕਿ) ਵਿੱਚ 
ਨਾਸਿਕਤਾ ਨੂੰ ਅਣਦੇਖਿਆ ਕਰ ਕੇ ਬਿੰਦੀ ਦੀ ਵਰਤੋ ਨਹੀਂ 
ਕੀਤੀ ਗਈ ਅਤੇ ਕੁਝ ਅਜਿਹੇ ਸ਼ਬਦ, ਜਿਨ੍ਹਾਂ ਵਿੱਚ ਨਾਸਕੀ 
ਵਿਐਜਨ ਆਉਣ ਨਾਲ ਉਹਨਾਂ ਦੇ ਅਗਲੇ ਅਤੇ ਪਿਛਲੇ ਸੂਰ 
ਨਾਸਕੀ ਹੋ ਜਾਂਦੇ ਹਨ ਪਰ ਇਸ ਨਾਸਿਕਤਾ ਨੂੰ ਪ੍ਰਗਟਾਉਣ ਲਈ 
ਬਿੰਦੀ ਦੇ ਪ੍ਰਯੋਗ ਦੀ ਲੋੜ ਨਹੀਂ ਪੈਂਦੀ, ਵਿੱਚ ਬਿੰਦੀ ਦਾ ਪ੍ਰਯੋਗ 
ਬਿਨਾਂ ਲੋੜ ਤੋਂ _(ਨਾਂਮ/ਨਾਮ, ਨੌਂ/ਨੇ, ਹਮੇਸ਼ਾਂ/ਹਮੇਸ਼ਾ, 
ਦੁਨੀਆਂ/ਦੁਨੀਆ) ਕੀਤਾ ਗਿਆ ਹੈ। ਜਦ ਕਿ ਕੁਝ ਸ਼ਬਦਾਂ 
ਵਰਿਆਮ 


5।। ੨੧੧0੫ 030] 5॥੧0। 4। ੬003% 


੯੬੬) 





ਵਿੱਚ ਨਾਸਿਕਤਾ ਦੀ ਗ਼ਲਤ ਵਰਤੋ' ਕਰਦਿਆਂ ਬਿਦੀ ਦੀ ਸਥਾਨ 
ਬਦਲੀ ਕਰਕੇ (ਰਾਂਹੀ/ਰਾਹੀਂ, ਜਾਦਾਂ/ਜਾਂਦਾ) ਗ਼ਲਤੀ ਕੀਤੀ 
ਗਈ ਹੈ। 

ਸ਼ਬਦ, ਜਿਨ੍ਹਾਂ ਦੇ ਦੋਹਾਂ ਸ਼ਬਦ-ਜੋੜਾਂ (ਅਧਕ ਸਹਿਤ ਅਤੇ ਅਧਕ 
ਬਜ਼ੈਰ) ਜਿਵੇਂ (ਇੱਕ/ਇਕ, ਵਿੱਚ/ਵਿਚ ਆਦਿ) ਨੂੰ ਮਾਨਤਾ 
ਦਿੱਤੀ ਗਈ ਹੈ, ਨੂੰ ਨਜ਼ਰਐਦਾਜ਼ ਕੀਤਾ ਗਿਆ ਹੈ, ਪ੍ਰੰਤੂ ਕਈ 
ਸ਼ਬਦਾਂ ਵਿੱਚ ਅਧਕ ਦਾ ਪ੍ਰਯੋਗ ਬਿਨਾਂ ਲੋੜ (ਸਪੱਸ਼ਟ/ਸਪਸ਼ਟ, 
ਲੱਗਭੱਗਮ/ਲਗਭਗ, ਤੱਦ/ਤਦ, ਮੱਦਦ/ਮਦਦ, ਸੱਭ/ਸਭ, 
ਸੱਕਦੇ/ਸਕਦੇ , ਲਿੱਪੀ/ਲਿਪੀ) ਤੋਂ ਕੀਤਾ ਗਿਆ ਜਾਂ ਫਿਰ ਅਧਕ 
ਦੀ ਲੋੜ ਵਾਲੇ ਸ਼ਬਦਾਂ (ਵਸਦੇ/ਵੱਸਦੇ , ਸਿਖ/ਸਿੱਖ) ਵਿੱਚੋਂ ਅਧਕ 
ਗਾਇਬ ਸੀ ਜਾਂ ਫਿਰ ਅਧਕ ਦਾ ਪ੍ਰਯੋਗ ਗਲਤ ਸਥਾਨ 
(ਮੁੱਹਈਆ/ਮੁਹੱਈਆ, ਇੱਕਠੇ/ਇਕੱਠੇ) ਉੱਤੇ ਕੀਤਾ ਗਿਆ 
ਹੈ। 

ਪੈਰ ਬਿੰਦੀ ਅੱਖਰਾਂ ਦਾ ਗ਼ਲਤ ਪ੍ਰਯੋਗ : ਪੰਜਾਬੀ ਵਿਕੀਪੀਡੀਆ 
ਵਿੱਚ ਪੈਰ ਬਿਦੀ ਵਾਲੇ ਅੱਖਰਾਂ ਨਾਲ ਸੈਬਧਿਤ ਵੀ ਸ਼ਬਦ-ਜੋੜਾਂ 
'ਖ, ਗ਼, ਜ਼, ਫ” ਦੀਆਂ ਗ਼ਲਤੀਆਂ (ਕਮਜੋਰ/ਕਮਜ਼ੋਰ, 
ਅੰਦਾਜਾ/ਅਦਾਜ਼ਾ, ਅਜਾਦੀ/ਅਜ਼ਾਦੀ, ਜਹਾਜ“ਜਹਾਜ, 
ਫ਼ਿਰ/ਫਿਰ) ਨੂੰ ਨਜਰਐਦਾਜ ਕੀਤਾ ਜਾ ਸਕਦਾ ਹੈ ਕਿਉਂਕਿ 
ਇਹਨਾਂ ਅੱਖਰਾਂ ਨਾਲ ਸੈਬਧਿਤ ਦੋਵੇਂ ਤਰ੍ਹਾਂ ਦੇ ਸ਼ਬਦ-ਜੋੜ (ਸਮੇਤ 
ਪੈਰ ਬਿਦੀ ਅਤੇ ਬਗ਼ੈਰ ਪੈਰ ਬਿਦੀ) ਮਾਨਤਾ ਪ੍ਰਾਪਤ ਹਨ ਪਰ 'ਸ਼” 
ਨਾਲ ਸੰਬੰਧਿਤ ਗ਼ਲਤੀਆਂ (ਵਿਸ਼ਵਾਸ਼/ਵਿਸ਼ਵਾਸ, 
ਵਿਸ਼ੇਸ/ਵਿਸ਼ੇਸ, ਸਬਦ/ਸ਼ਬਦ) ਰੀਭੀਰ ਹਨ। ਇਸ ਤੋਂ ਇਲਾਵਾ 
ਕੁਝ ਇਹੋ ਜਿਹੇ ਅੱਖਰਾਂ ਨਾਲ ਸੈਬਧਿਤ (ਕਰੋਡ/ਕਰੋੜ, 
ਏਕਡ/ਏਕੜ) ਗ਼ਲਤੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਦੀ ਹੋਂਦ 
ਪੰਜਾਬੀ ਵਿੱਚ ਹੈ ਹੀ ਨਹੀਂ। 

ਪੈਰੀਂ ਹਾਹਾ ਦੀ ਗ਼ਲਤੀ ਵਾਲੇ ਸ਼ਬਦ-ਜੋੜ : ਪੈਜਾਬੀ ਭਾਸ਼ਾ 
ਵਿਚਲੀ ਸੁਰ ਨੂੰ ਪ੍ਰਗਟ ਕਰਨ ਲਈ ਪੈਰੀਂ ਹਾਹਾ ਦੀ ਵਰਤੋਂ ਕੀਤੀ 
ਜਾਂਦੀ ਹੈ। ਸੁਰ ਪੈਜਾਬੀ ਭਾਸ਼ਾ ਦਾ ਇੱਕ ਅਜਿਹਾ ਲੱਛਣ ਹੈ ਜੋ 
ਇਸ ਨੂੰ ਦੂਸਰੀਆਂ ਆਰੀਅਨ ਭਾਸ਼ਾਵਾਂ ਨਾਲੋਂ ਵਖਰਿਆਉਂਦਾ ਹੈ 
ਪਰ ਵਿਕੀਪੀਡੀਆ ਵਿੱਚ ਬਹੁਤ ਸਾਰੇ ਸ਼ਬਦਾਂ (ਚਿਨ/ਚਿੰਨ੍ਹ, 
ਜਿਨਾਂ/ਜਿਨ੍ਹਾਂ, ਉਨਾਂ/ਉਨ੍ਹਾਂ, ਪੜੋ/ਪੜ੍ਹੋ, ਬੰਨਿਆ/ਬੰਨ੍ਹਿਆ) 
ਵਿੱਚ ਸੁਰ ਨੂੰ ਨਜਰਐਦਾਜ਼ ਕਰਦਿਆਂ ਪੈਰੀਂ ਹਾਹਾ ਦੀ ਵਰਤੋਂ ਨਾ 
ਕਰ ਕੇ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਕੀਤੀਆਂ ਗਈਆਂ ਹਨ। 
ਨੰਨਾ ਅਤੇ ਣਾਣਾ ਦੇ ਪ੍ਰਯੋਗ ਵਿੱਚ ਗ਼ਲਤੀ : ਪੈਜਾਬੀ ਭਾਸ਼ਾ ਦੀ 
ਧੁਨੀ-ਵਿਉਂਤ ਅਨੁਸਾਰ /ਣ, ਰ, ਲ, ੜ/ ਤੋਂ ਬਾਅਦ /ਣ/ ਦਾ 
ਉਚਾਰਨ ਨਹੀਂ ਹੈਦਾ ਬਲਕਿ #/ਨ/ ਦਾ ਉਚਾਰਨ ਹੁੰਦਾ ਹੈ ਇਸ 


ਫਰਵਰੀ-੨੦੨੧ 
(੨੦੨।੮॥0੫॥੦01੩/|.੦੦। 


ਲਈ ਅਜਿਹੇ ਸ਼ਬਦਾਂ ਵਿੱਚ “ਣ” ਦੀ ਜਗ੍ਹਾ ਨ” ਦਾ ਪ੍ਰਯੋਗ ਹੈਦਾ 
ਹੈ। ਪਰ ਪੈਜਾਬੀ ਵਿਕੀਪੀਡੀਆ ਵਿੱਚ ਲਿਖਣ ਵਾਲੇ ਬਹੁਤ ਸਾਰੇ 
ਲੇਖਕ ਪੈਜਾਬੀ ਭਾਸ਼ਾ ਦੀ ਇਸ ਵਿਸ਼ੇਸ਼ਤਾ ਤੋਂ ਅਣਜਾਣ ਅਜਿਹੇ 
ਸ਼ਬਦਾਂ ਵਿੱਚ “ਨ” ਦੀ ਜਗ੍ਹਾ “ਣ” ਦਾ ਪ੍ਰਯੋਗ ਕਰਦੇ ਹੋਏ 
(ਸਧਾਰਣ/ਸਧਾਰਨ, ਸੰਪੂਰਣ/ਸੈਪੂਰਨ, ਕਿਰਣਾਂ/ਕਿਰਨਾਂ, 
ਤੋੜਣ/ਤੋੜਨ) ਵਾਰ-ਵਾਰ ਇਸ ਗ਼ਲਤੀ ਨੂੰ ਦੁਹਰਾਉਂਦੇ ਹਨ। 
ਇਸ ਤੋਂ ਇਲਾਵਾ ਕੁਝ ਸ਼ਬਦਾਂ (ਬਨਾਉਣ/ਬਣਾਉਣ, 
ਆਪਨੇ/ਆਪਣੇ , ਕਹਾਨੀ/ਕਹਾਣੀ) ਵਿੱਚ ਹਿੰਦੀ ਦੇ ਪ੍ਰਭਾਵ ਹੇਠ 
“ਣ”ਦੀ ਜਗ੍ਹਾ 'ਨ”ਦਾ ਪ੍ਰਯੋਗ ਕਰਦੇ ਹੋਏ ਗ਼ਲਤ ਸ਼ਬਦ-ਜੋੜਾਂ ਦਾ 
ਪ੍ਰਯੋਗ ਕੀਤਾ ਗਿਆ ਹੈ। 

ਹੋੜਾ ਅਤੇ ਕਨੌੜਾ ਦੇ ਪ੍ਰਯੋਗ ਵਿੱਚ ਗ਼ਲਤੀ : ਪੰਜਾਬੀ 
ਵਿਕੀਪੀਡੀਆ ਵਿੱਚ ਬਹੁਤ ਸਾਰੇ ਸ਼ਬਦਾਂ (ਸਮਝੋਤੇ/ਸਮਝੰਤੇ, 
ਚੋੜਾਈ/ਚੌੜਾਈ, ਦੋਰ/ਦੌਰ, ਦੋਰਾਨ/ਦੌਰਾਨ, ਮੋਜੂਦਾ/ਮੌਜੂਦਾ, 
ਮੋਤ/ਮੌਤ) ਵਿੱਚ ਕਨੌੜੇ ਦੀ ਜਗ੍ਹਾ ਹੋੜੇ ਦੀ ਵਰਤੋਂ ਕਰਕੇ ਵੀ 
ਪੰਜਾਬੀ ਸ਼ਬਦ-ਜੋੜਾਂ ਵਿੱਚ ਗ਼ਲਤੀਆਂ ਕੀਤੀਆਂ ਗਈਆਂ ਹਨ। 
ਅਸਲ ਵਿੱਚ ਪੰਜਾਬੀ ਭਾਸ਼ਾ ਦੇ ਸ਼ਹਿਰੀ ਉਚਾਰਨ ਵਿੱਚੋਂ /ਅੰ/ ਸੂਰ 
ਦਾ ਉਚਾਰਨ ਦਿਨੋ-ਦਿਨ ਲੋਪ ਹੋ ਰਿਹਾ ਹੈ ਅਤੇ /ਐ/ ਦੀ ਜਗ੍ਹਾ 
/ਓ/ ਸੂਰ ਦੇ ਉਚਾਰਨ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ। 
ਉਪਰੋਕਤ ਸ਼ਬਦਾਂ ਵਿੱਚ ਸ਼ਹਿਰੀ ਉਚਾਰਨ ਦੇ ਪ੍ਰਭਾਵ ਹੇਠ ਕਨੰੜੇ 
ਦੀ ਜਗ੍ਹਾ ਹੋੜੇ ਦੀ ਵਰਤੋਂ ਕਰਕੇ ਸ਼ਬਦ-ਜੋੜਾਂ ਦੀਆਂ ਗ਼ਲਤੀਆਂ 
ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਸ਼ਬਦਾਂ 
(ਚੌਣ/ਚੋਣ, ਤੌ/ਤੋਂ , ਮੌਢੀ/ਮੋਢੀ) ਵਿੱਚ ਹੋੜੇ ਦੀ ਜਗ੍ਹਾ ਕਨੌੜੇ 
ਦੀ ਵਰਤੋਂ ਕਰਕੇ ਗ਼ਲਤੀ ਕੀਤੀ ਗਈ ਹੈ। 

ਅੱਕੜ ਤੇ ਦੁਲੈਂਕੜ ਦੇ ਪ੍ਰਯੋਗ ਵਿੱਚ ਗ਼ਲਤੀ : ਪੰਜਾਬੀ 
ਵਿਕੀਪੀਡੀਆ ਵਿੱਚ ਅੰਕੜ ਤੇ ਦੁਲੈਂਕੜ ਦੀ ਗ਼ਲਤ ਵਰਤੋਂ 
ਕਰਦੇ ਹੋਏ ਵੀ ਸ਼ਬਦ-ਜੋੜਾਂ ਦੀਆਂ ਬਹੁਤ ਸਾਰੀਆਂ ਗ਼ਲਤੀਆਂ 
(ਉਰਜਾ/ਊਰਜਾ, _ ਗੁਰੁ/ਗੁਰੂ, ਦੁਜੀ/ਦੂਜੀ, ਨੁੰਮਨੂੰ, 
ਸ਼ੂਰੂਆਤਮਸ਼ਰੂਆਤ, ਸਮੂੰਦਰ/ਸਮੁਦਰ, ਲੂਟੇਰਾ/ ਲੁਟੇਰਾ) 
ਕੀਤੀਆਂ ਗਈਆਂ ਹਨ ਜੋ ਕਿਸੇ ਸਿਧਾਂਤਿਕ ਨਾਸਮਝੀ ਕਾਰਨ 
ਹੋਈਆਂ ਪ੍ਰਤੀਤ ਹੁੰਦੀਆਂ ਹਨ। 

ਸਿਹਾਰੀ ਅਤੇ ਬਿਹਾਰੀ ਦੇ ਪ੍ਰਯੋਗ ਵਿੱਚ ਗ਼ਲਤੀ : ਅੱਕੜ ਅਤੇ 
ਦੁਲੈਂਕੜ ਵਾਂਗ ਸਿਹਾਰੀ ਅਤੇ ਬਿਹਾਰੀ ਦੀ ਆਪਸ ਵਿੱਚ 
ਅਦਲਾ-ਬਦਲੀ ਕਾਰਨ ਵੀ ਸ਼ਬਦ-ਜੋੜਾਂ ਦੀਆਂ ਬਹੁਤ ਸਾਰੀਆਂ 
ਗ਼ਲਤੀਆਂ (ਦਿਵਾਨ/ਦੀਵਾਨ, ਅਨੁਸੂਚੀਤ/ਅਨੁਸੂਚਿਤ , 
'ਿੱਖੀੀਆ.£ਜਸਿੱਖਿਆ, ਤੀਮਾਹੀ/ ਤਿਮਾਹੀ, 
ਮੁਕਾਬਲੀਆਂ/ਮੁਕਾਬਲਿਆਂ, ਜਿੱਤੀਆ/ਜਿੱਤਿਆ) ਸਾਮੂਣੇ 
ਆਈਆਂ ਹਨ। ਅਜਿਹੀਆਂ ਗ਼ਲਤੀਆਂ ਵੀ ਲੇਖਕ ਦੀ ਪੰਜਾਬੀ 


ਵਰਿਆਮ 
5।। ੨੧੧0੫ 0301 5॥੧0। 4। €003% 


੮੬੭ 





ਭਾਸ਼ਾ ਪ੍ਰਤੀ ਨਾਸਮਝੀ ਜਾਂ _ਗ਼ੈਰਸੈਜੀਦਗੀ ਨੂੰ ਹੀ ਸਾਮ੍ਹਣੇ 
ਲਿਆਉ' ਦੀਆਂ ਹਨ। ਜਦਕਿ ਕੁਝ ਗ਼ਲਤੀਆਂ 
(ਦੁਨਿਆ/ਦੁਨੀਆ, ਪਰੀਵਾਰ/ਪਰਿਵਾਰ) ਹਿੰਦੀ ਸ਼ਬਦ-ਜੋੜਾਂ 
ਦੀ ਨਕਲ ਦਾ ਨਤੀਜਾ ਹਨ। 

ਸਿਹਾਰੀ ਦੇ ਪ੍ਰਯੋਗ ਵਿੱਚ ਗਲਤੀ : ਪੇਜਾਬੀ ਵਿੱਚ ਅਰਬੀ-ਫ਼ਾਰਸੀ 
ਮੂਲ ਦੇ ਜਿਨ੍ਹਾਂ ਸ਼ਬਦਾਂ (ਸਿਪਾਹੀ, ਕਿਤਾਬ, ਸਾਹਿਬ) ਵਿੱਚ 
ਸਿਹਾਰੀ ਕਾਇਮ ਰਹਿੰਦੀ ਹੈ ਭਾਵ ਇੱਥੇ /ਇ/ ਸੂਰ ਦਾ ਉਚਾਰਨ 
ਪੰਜਾਬੀ ਵਿੱਚ ਕਾਇਮ ਰਹਿੰਦਾ ਹੈ, ਅਜਿਹੇ ਸ਼ਬਦਾਂ 
(ਸਪਾਹੀ/ਸਿਪਾਹੀ, ਕਤਾਬ/ਕਿਤਾਬ, ਸਾਹਬ/ਸਾਹਿਬ) ਵਿੱਚ 
ਸਿਹਾਰੀ ਨਾ ਪਾ ਕੇ ਗ਼ਲਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 
ਕੁਝ ਸ਼ਬਦ ਜਿਵੇਂ (ਪਹਲੀ/ਪਹਿਲੀ) ਵਿੱਚ ਹਿੰਦੀ ਦੀ ਨਕਲ 
ਕਰਨ ਕਰਕੇ ਸਿਹਾਰੀ ਨਾ ਪਾਉਂਦੇ ਹੋਏ ਗ਼ਲਤੀ ਕੀਤੀ ਗਈ ਹੈ। 
ਸਿਹਾਰੀ ਨਾਲ ਸੈਬੈਧਿਤ ਕੁਝ ਹੋਰ ਸ਼ਬਦਾਂ (ਸਿੱਖਆ/ਸਿੱਖਿਆ, 
ਮੁਨਾਸਿਬ/ਮਨਾਸਬ) ਦੀਆਂ ਵੀ ਗ਼ਲਤੀਆਂ ਸਾਮ੍ਹਣੇ ਆਈਆਂ 
ਹਨ। 

ਐੜਾ ਅਤੇ ਐੜਾ-ਕੌਨਾ ਦੀ ਪਰਸਪਰ ਅਦਲਾ-ਬਦਲੀ ਨਾਲ 
ਸੰਬੋਧਿਤ ਗ਼ਲਤੀ : “ਅ” ਅਤੇ “ਆ” ਦੀ ਪਰਸਪਰ ਅਦਲਾ-ਬਦਲੀ 
ਨਾਲ ਸੈਬੋਧਿਤ ਗ਼ਲਤੀਆਂ ਜਿਵੇਂ _ (ਅਪਣੀ/ਆਪਣੀ, 
ਅਧੁਨਿਕ/ਆਧੁਨਿਕ, ਆਹੁਦਾ/ਅਹੁਦਾ, ਆਜੋਕੇ/ਅਜੋਕੇ, 
ਆਦਾਰਾ/ਅਦਾਰਾ, ਸਰਭਿਆਤਾਵਾਂ/ਸਰਭਿਅਤਾਵਾਂ, 
'ਗਿਅਰਾਂ/ਜਗਗਿਆਰਾਂ, ਦਰਮਿਅਨ/ਦਰਮਿਆਨ, 
ਬਾਆਦ/ਬਾਅਦ, ਵਿਗਿਅਨੀ/ਵਿਗਿਆਨੀ) ਵੀ ਸਾਮ੍ਹਣੇ 
ਆਈਆਂ ਹਨ ਜਿਹੜੀਆਂ ਅਜਿਹੇ ਸ਼ਬਦਾਂ ਦੇ ਪਜਾਬੀ ਉਚਾਰਨ 
ਦੀ ਅਗਿਆਨਤਾ ਕਾਰਨ ਕੀਤੀਆਂ ਗਈਆਂ ਪ੍ਰਤੀਤ ਹੈਦੀਆਂ 
ਹਨ। 

ਲਾਵਾਂ ਅਤੇ ਦੁਲਾਵਾਂ ਦੇ ਪ੍ਰਯੋਗ ਵਿੱਚ ਗ਼ਲਤੀ : ਪੰਜਾਬੀ 
ਵਿਕੀਪੀਡੀਆ ਵਿੱਚ ਲਾਵਾਂ ਅਤੇ ਦੁਲਾਵਾਂ ਦੀ ਅਦਲਾ-ਬਦਲੀ 
ਨਾਲ ਸੰਬੋਧਿਤ ਗ਼ਲਤ ਸ਼ਬਦ-ਜੋੜ (ਟੇਨਿਸ/ਟੈਨਿਸ, 
ਪ੍ਰੋਫੇਸਰ/ਪ੍ਰੋਫੈਸਰ, ਨੈਪਾਲ/ਨੇਪਾਲ, ਤੈਲਗੂ/ਤੇਲਗੂ) ਵੀ ਮਿਲਦੇ 
ਹਨ ਜੋ ਲੇਖਕ ਦੀ ਸ਼ਬਦ-ਜੋੜਾਂ ਪ੍ਰਤੀ ਗ਼ੈਰਸੈਜੀਦਗੀ ਕਾਰਨ ਹੀ 
ਹੋਏ ਪ੍ਰਤੀਤ ਹੁੰਦੇ ਹਨ। 

ਸੰਯੁਕਤ ਸ਼ਬਦ : ਸੈਬਧਕਾਂ ਨੂੰ ਵੱਖਰੇ ਰੂਪ ਵਿੱਚ ਲਿਖਣ ਦੀ ਥਾਂ 
ਸੈਯੁਕਤ ਪਿਛੇਤਰ/ਵਿਭਕਤੀਆਂ ਵਜੋਂ ਪ੍ਰਗਟ ਕਰਨ ਕਰਕੇ ਵੀ 
ਬਹੁਤ ਸਾਰੀਆਂ ਸ਼ਬਦ-ਜੋੜ ਗ਼ਲਤੀਆਂ (ਉਨ੍ਹਾਂਨੇ/ਉਨ੍ਹਾਂ ਨੇ, 
ਛੱਡਕੇ/ਛੱਡ ਕੇ, ਇਸਤੋਂ/ਇਸ ਤੋਂ, ਸਭਤੋਂ /ਸਭ ਤੋਂ , ਉਸਤੋਂ/ਉਸ 


ਤੋ, _ਇਸਦੀਆਂ/ਇਸ ਦੀਆਂ, ਉਨ੍ਹਾਂਨੂੰ/ਉਨਾਂ ਨੂੰ, 
ਇਸਵਿੱਚ/ਇਸ ਵਿੱਚ) ਸਾਮਣੇ ਆਈਆਂ ਹਨ। ਇਸ ਤੋਂ 
ਫਰਵਰੀ-੨੦੨੧ 


(੨੦੨।੮॥0੫॥ਇ01੩/|.੦੦। 


ਇਲਾਵਾ ਕਿਰਿਆ ਦੇ ਪੂਰਨ ਪੱਖ ਨੂੰ ਪ੍ਰਗਟਾਉਣ ਵਾਲੇ ਨਿਪਾਤ 
“ਕੇ” ਨੂੰ ਕਿਰਿਆ ਰੂਪ ਨਾਲ ਸੈਯੁਕਤ ਰੂਪ ਵਿੱਚ ਪ੍ਰਗਟ ਕਰਨ 
ਕਰਕੇ ਵੀ ਗ਼ਲਤ ਸ਼ਬਦ-ਜੋੜ (ਬਣਾਕੇ/ਬਣਾ ਕੇ) ਪ੍ਰਾਪਤ ਹੋਏ 
ਹਨ। 

ਇਹਨਾਂ ਬੋਧਾਤਮਕ ਸ਼ਬਦ-ਜੋੜ ਗ਼ਲਤੀਆਂ ਤੋਂ ਇਲਾਵਾ 
ਵਿਕੀਪੀਡੀਆ ਵਿੱਚ ਕਾਫ਼ੀ ਟਾਈਪੇਗ੍ਰਾਫਿਕ ਗ਼ਲਤੀਆਂ ਵੀ 
ਮਿਲਦੀਆਂ ਹਨ। ਬਹੁਤ ਸਾਰੇ ਸ਼ਬਦ , ਜਿਨ੍ਹਾਂ ਦੇ ਪ੍ਰਮਾਣਿਕ 
ਸ਼ਬਦ-ਜੋੜ ਨਿਸ਼ਚਤ ਹਨ, ਨੂੰ ਵੀ ਬਹੁਤ ਸਾਰੇ ਗ਼ਲਤ ਰੂਪਾਂ ਵਿੱਚ 
ਲਿਖਿਆ ਗਿਆ ਹੈ। ਇਸ ਦੀ ਇੱਕ ਉਦਾਹਰਨ 
“ਯੂਨੀਵਰਸਿਟੀ” ਸ਼ਬਦ ਹੈ ਜਿਸ ਲਈ 14 ਵੱਖ ਵੱਖ ਸ਼ਬਦ- 
ਜੋੜਾਂ (ਯੂਨੀਵਰਸਿਟੀ, ਯੂਨਿਵਰਸਿਟੀ, ਯੂਨੀਵਰਸਟੀ, 
ਯੁਨੀਵਰਸਿਟੀ , ਯੂਨੀਵਰਿਸਟੀ, ਯੂਨਵਰਸਿਟੀ, ਯੂਨੀਵਿਰਸਿਟੀ, 
ਯੂਨੀਵਿਰਸਟੀ , ਯੂਨੀਵਰਸਿਟੀ, ਯੂਨੀਵਿਰਸਿਟੀ, ਯੂਨੀਵਰਸਟੀ, 
ਯੂਨੀਵਰਸਤੀ, ਯੂਨਿਵਰਸਟੀ, ਯੁਨੀਵਰਸਟੀ) ਦਾ ਪ੍ਰਯੋਗ ਕੀਤਾ 
ਗਿਆ ਹੈ। 

ਇਹੀ ਨਹੀਂ ਬਹੁਤ ਸਾਰੇ ਆਮ ਵਰਤੋ' ਵਾਲੇ ਪਜਾਬੀ ਸ਼ਬਦਾਂ ਨੂੰ ਵੀ 
ਗ਼ਲਤ ਲਿਖਿਆ ਗਿਆ ਹੈ। ਬਿਲਕੁਲ ਸੌਖੇ ਸ਼ਬਦ “ਸਪਸ਼ਟ”, 
ਜਿਸ ਵਿੱਚ ਕਿਸੇ ਵੀ ਮਾਤਰਾ ਦਾ ਪ੍ਰਯੋਗ ਨਹੀਂ ਹੁੰਦਾ, ਨੂੰ ਵੀ 
ਅਧਕ ਦੇ ਗ਼ਲਤ ਪ੍ਰਯੋਗ ਕਾਰਨ 7 ਵੱਖ-ਵੱਖ ਸ਼ਬਦ-ਜੋੜਾਂ 
(ਸਪਸ਼ੱਟ, ਸਪੱਸਟ, ਸਪੱਸ਼ਟ, ਸ਼ਪਸ਼ਟ, ਸ਼ਪੱਸ਼ਟ, ਸੱਪਸ਼ਟ, 
ਸੁਪਸ਼ਟ) ਨਾਲ ਲਿਖਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 
ਸ਼ਬਦ “ਉਨ੍ਹਾਂ” ਨੂੰ 19 ਵੱਖ-ਵੱਖ ਸ਼ਬਦ-ਜੋੜਾਂ ਨਾਲ ਲਿਖਿਆ 
ਗਿਆ ਹੈ। ਇਹਨਾਂ 19 ਗਲਤ ਸ਼ਬਦ-ਜੋੜਾਂ ਵਿੱਚੋਂ ਚਾਰ (ਉਨਾਂ, 
ਗੁਰਮੁਖੀ ਲਿਪਾਂਕਣਕਾਰੀ ਨੇਮਾਂ ਦੀ ਉਲੰਘਣਾ ਕਰਦੇ ਹਨ, ਦੋ 
ਸ਼ਬਦ-ਜੋੜ (ਉਨਾਂ ਉਨ੍ਹਾਂ ) ਯੂਨੀਕੋਡ ਦੁਆਰਾ ਵਰਤੇ ਜਾਂਦੇ 
ਪੈਜਾਬੀ ਸ਼ਬਦ-ਬਣਤਰ ਦੇ ਨੇਮਾਂ ਦੀ ਉਲੰਘਣਾ ਕਰਦੇ ਹਨ ਜਿਸ 
ਜੇ ਦੋ ਅੱਖਰਾਂ ਉੜਾ-ਅੱਕੜ ਵਜੋਂ ਅਲੱਗ-ਅਲੱਗ ਲਿਖਿਆ 
ਜਾਵੇ ਤਾਂ ਇਹ ਗ਼ਲਤ ਸ਼ਬਦ-ਜੋੜ ਮਨਿਆ ਜਾਵੇਗਾ। ਹਾਲਾਂਕਿ 
ਇਹ ਗ਼ਲਤੀ ਸਾਫ਼ ਦਿਖਾਈ ਦਿੰਦੀ ਹੈ ਪਰ ਫੇਰ ਵੀ ਇਸ ਤਰ੍ਹਾਂ ਦੀ 
ਗ਼ਲਤੀ ਦਾ ਹੋਣਾ ਹੈਰਾਨੀਜਨਕ ਹੈ। ਦੋ ਸ਼ਬਦ (ਉਨਾਂ ਅਤੇ ਉਨ੍ਹਾਂ) 
ਜੋ ਕਿ ਦੇਖਣ ਵਿੱਚ ਇੱਕੋਂ ਜਿਹੇ ਲਗਦੇ ਹਨ ਪਰ ਉਹਨਾਂ ਦੀ 
ਬਣਤਰ ਵਿੱਚ ਵਾਧੂ ਅੱਖਰ ਦਾ ਪ੍ਰਯੋਗ ਕੀਤਾ ਗਿਆ ਹੈ । ਪਹਿਲੇ 
ਸ਼ਬਦ “ਉਨ੍ਹਾਂ (ਉ ਨ੍ਹਾਂ/' ਵਿੱਚ ਉੜਾ-ਅੱਕੜ ਵਿੱਚ ਇੱਕ ਵਾਧੂ 
ਔਂਕੜ ਲੁਕੀ ਹੋਈ ਹੈ। ਜਦਕਿ ਦੂਜਾ ਸ਼ਬਦ “ਉਨ੍ਹਾਂ (ਉਂ ਨ੍ਹਾਂ)” 
ਵਿੱਚ ਉੜਾ-ਐਂਕੜ ਪਿੱਛੇ ਲਾਵਾਂ ਲੁਕੀ ਹੋਈ ਹੈ।“ਉਨ੍ਹਾਂ“ ਸ਼ਬਦ 
ਲਈ ਹੋਰ ਜਿਨ੍ਹਾਂ ਸ਼ਬਦ-ਜੋੜਾਂ ਦਾ ਪ੍ਰਯੋਗ ਕੀਤਾ ਗਿਆ ਹੈ, ਉਹ 
ਵਰਿਆਮ --------ਂ-ਂ.-” 


5।। ੨੧੧0੫ 0301 5॥੧0। 4। €003% 








ਇਸ ਤੋਂ ਇਲਾਵਾ ਵਿਕੀਪੀਡੀਆ ਉੱਤੇ ਇੱਕ ਲੇਖ ਤਾਂ 
ਅਜਿਹਾ ਹੈ ਜਿਸ ਨੂੰ ਦੇਖਣ ਤੋਂ ਲਗਦਾ ਹੈ ਕਿ ਇਹ ਹਿੰਦੀ ਤੋਂ 
ਲਿਪੀਐਤਰਨ ਕੀਤਾ ਗਿਆ ਹੈ ਕਿਉਂਕਿ ਇਸ ਵਿੱਚ ਹਿੰਦੀ 
ਵਾਲੇ ਸ਼ਬਦ-ਜੋੜਾਂ ਦਾ ਪ੍ਰਯੋਗ ਕੀਤਾ ਗਿਆ ਹੈ। ਜਿਵੇਂ 
ਐਤਰਰਾਸ਼ਟਰੀ ਲਈ ਅਨ੍ਰਰਰਾਸ਼ੀਯ, ਵਿਆਪਾਰ ਲਈ ਵਯਾਪਾਰ, 
ਕਿਉਂਕਿ ਲਈ ਕਯੋਂਕਿ, ਵਿਅਕਤੀ ਲਈ ਵਯਕਤਿ। 


ਪੰਜਾਬੀ ਦੇ ਸ਼ਬਦ-ਜੋੜ ਦੇ ਨਿਰੀਖਣ ਲਈ ਆਨਲਾਈਨ 
(04025 ।੬੩੭੫॥੨%.੦0/ 5੦611੩%.੧50%) ਅਤੇ 
ਆਫ਼ਲਾਈਨ (ਅੱਖਰ 2016 ਅਤੇ ਐਮ.ਐਸ.ਵਰਡ) ਵਰਗੇ 
ਗੁਰਮੁਖੀ ਸ਼ਬਦ-ਜੋੜ ਨਿਰੀਖਕ ( 50੬ 65੬੦੦) 
ਉਪਲਬਧ ਹੋਣ ਦੇ ਬਾਵਜੂਦ ਪੰਜਾਬੀ ਵਿਕੀਪੀਡੀਆ ਵਰਗੀ 
ਚਰਚਿਤ ਵੈੱਬਸਾਈਟ ਵਿਚ ਇੰਨੇ ਗਲਤ ਸ਼ਬਦ-ਜੋੜਾਂ ਦਾ ਹੋਣਾ 
ਬਹੁਤ ਵੱਡੀ ਲਾਪਰਵਾਹੀ ਹੈ। ਅੱਜ ਦੇ ਦੌਰ ਵਿਚ ਖੋਜਾਰਥੀ, 
ਵਿਦਿਆਰਥੀ, ਸਿੱਖਿਆ ਸ਼ਾਸਤਰੀ, ਮੀਡੀਆ ਆਦਿ ਸਾਰੇ ਹੀ 
ਜਾਣਕਾਰੀ ਲੈਣ ਲਈ ਵਿਕੀਪੀਡੀਆ ਤੇ ਬਹੁਤ ਜ਼ਿਆਦਾ 
ਨਿਰਭਰ ਹਨ ਅਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ 

ਜਾਣਕਾਰੀ ਸਹੀ ਸ਼ਬਦ-ਜੋੜਾਂ ਵਿਚ ਉਪਲਬਧ ਕਰਾਈ ਜਾਵੇ। 
-ਸੈਪਰਕ- 98154-73767 

ਰੁਬਾਈਆਂ 


-ਪ੍ਰਿ. ਨਵਰਾਹੀ ਘੁਗਿਆਣਵੀ 


ਕੂੜੇ ਜੱਗ ਤੋਂ ਫਿੱਕਿਆਂ ਪੈ ਕੇ, ਅਸੀਂ ਇਕਾਂਤਾਂ ਮੱਲੀਆਂ। 
ਸਿਮਰਨ ਦਾ ਬੰਨ੍ਹ ਮਾਰ ਅਸਾਂ ਨੇ, ਮਾਰੂ ਕਾਗਾਂ ਠੱਲ੍ਹੀਆਂ। 
ਅਸੀਂ ਬਿਬੇਕਾ ਬਿਬਨਾਂ ਰਾਹੀਂ, ਚੜ੍ਹਦੇ ਗਏ ਉਤਾਹਾਂ। 

“ਨਵਰਾਹੀ?” ਮਿਹਰਾਂ ਦੇ ਮੈਡਲੀਂ, ਜੋਤਾਂ ਜਗਣ ਅਵੱਲੀਆਂ। 


ਆਪ-ਮੁਹਾਰੇ ਸਿਰ ਝੁੱਕ ਜਾਂਦਾ, ਦਰ ਤੇਰੇ `ਤੇ ਆਕੇ। 

ਜਨਮ ਜਨਮ ਦੇ ਕਿਲਬਿਖ ਕੱਟਦੇ, ਤੇਰਾ ਦਰਸ਼ਨ ਪਾ ਕੇ। 
ਚਾਰ ਚੁਫੇਰੇ ਜਾਨਣ ਕਰਦੇ, ਤੇਰੀ ਜੋਤ ਇਲਾਹੀ, 

“ਨਵਰਾਹੀ” ਨੂੰ ਜੈਨਤ ਬਖ਼ਸ਼ੀ, ਸੁੱਚੀ ਲਗਨ ਲਗਾ ਕੇ। 


ਜਦੋਂ ਪੁਰਾਣੇ ਰਾਹ ਨ ਚੱਲਣ , ਨਵੀਆਂ ਰਾਹਾਂ ਖੋਲ੍ਹੋ। 

ਜਦ ਹਾਕਿਮ ਬੋਲੋ ਹੋ ਜਾਵਣ, ਕੋਠੇ ਚੜ੍ਹ ਕੇ ਬੋਲੋ। 
ਬੋਦੀਆਂ ਰਸਮਾਂ ਤੋੜਨ ਦੇ ਲਈ, ਕਰਨੀ ਪਵੇ ਬਗ਼ਾਵਤ। 

“ਨਵਰਾਹੀ” ਕੁਝ ਕਰੋ ਦੋਸਤੋ, ਨਾ ਐਵੇਂ ਵਿੱਸ ਘੋਲੋਂ। 


੨. ੮ 


ਫਰਵਰੀ-੨੦੨੧ 
(੨੦੨।੮॥0੫॥੦01੩/|.੦੦। 





“ਜੇ ਨਾ ਸਾਂਭਿਆ ਊੜਾ ਜੂੜਾ, 
ਝੱਲਣੀ ਪਉ ਖੁਆਰੀ”? ਖੋ ਜੇ 


ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 21/22 ਫਰਵਰੀ ਨੂੰ ਅਸੀਂ 
ਸਾਰੇ ਮਾਂ ਬੋਲੀ ਪੈਜਾਬੀ ਦਿਵਸ ਵਜੋਂ ਮਨਾਉਂਦੇ ਹਾਂ। ਇਹ 
ਯੁੱਗਪੁਰਸ਼ ਬਾਬੇ ਨਾਨਕ ,ਬਾਬਾ ਫਰੀਦ, ਬੁੱਲੇ ਸ਼ਾਹ ਵਰਗੇ ਪੀਰਾਂ 
ਫਕੀਰਾਂ ਅਤੇ ਗੁਰੂਆਂ ਦੀ ਮਿੱਠੀ ਬੋਲੀ ਹੈ।ਮਾਂ ਦੀਆ ਲੋਰੀਆਂ, 
ਪਿਆਰੀ ਹੈ ਸਾਨੂੰ। 

ਸੁਹਾਗ, ਘੋੜੀਆਂ,ਗ਼ੀਤ,ਬੋਲੀਆਂ,ਵਾਰਾਂ, ਕਿੱਸੇ ਤੇ ਢੋਲ 
ਮਾਹੀਏ ਸਾਡੇ ਅਮੀਰ ਵਿਰਸੇ ਦੀਆਂ ਬਾਤਾਂ ਪਾਉਂਦੇ ਨੇ। ਪੰਜਾਬੀ 
ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਹਰੇਕ ਪੰਜਾਬੀ ਸਰਕਾਰਾਂ ਦੀ 
ਬੇਰੁਖੀ ਦਾ ਸ਼ਿਕਾਰ ਹੋਈ ਇਸ ਬੋਲੀ ਨੂੰ ਜਿਦਾ ਰੱਖਣ 'ਚ ਆਪਣਾ 
ਯੋਗਦਾਨ ਪਾ ਰਿਹਾ ਹੈ। ਜਿੱਥੇ ਮਹਾਨ ਲੇਖਕ, ਕਵੀ , ਕਿੱਸਾਕਾਰ, 
ਪੈਜਾਬੀਅਤ ਦਾ ਸਿਰ ਉੱਚਾ ਕਰ ਰਹੇ ਨੇ ਉੱਥੇ ਹੀ ਕੁੱਝ ਘਟੀਆ 
ਗੀਤਕਾਰ ਲੱਚਰ ਗਾਇਕੀ ਪਰੋਸ ਕੇ ਇਸ ਅਮੀਰ ਵਿਰਸੇ ਨੂੰ 
ਢਾਹ ਲਾ ਰਹੇ ਹਨ। ਅੱਜ ਬੱਚੇ ਬੱਚੇ ਦੇ ਮੂੰਹ ਉਤੇ ਰੀਦੇ ਗੀਤ 
ਹਨ,ਜਿਹੜੇ ਸਾਡੇ ਪੁਰਾਤਨ ਸੱਭਿਆਚਾਰ ਨੂੰ ਗੈਧਲਾ ਕਰਕੇ 
ਗੈਰਤਮੇਦ ਪੰਜਾਬੀਆਂ ਨੂੰ ਬੇਗੈਰਤੇ, ਬਲਾਤਕਾਰੀ ਅਤੇ ਨਸ਼ਈ 
ਬਣਾਉਂਦੇ ਹਨ।ਸਾਡੀ ਜੁਆਨੀ ਲੱਚਰਤਾ ਵਿੱਚ ਗੁਆਚ 
ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਭੁਲਦੀ ਜਾ ਰਹੀ ਹੈ ਕਿ ਸਾਡੇ 
ਗੁਰੂ ਸਾਹਿਬਾਂ ਨੇ ਇਸ ਅਮੀਰ ਵਿਰਸੇ ਨੂੰ ਬਚਾਉਣ ਖਾਤਰ 
ਆਪਣਾ ਸਰਬੈਸ ਵਾਰ ਦਿੱਤਾ ਸੀ । ਪਰ ਅਸੀਂ ਅਕ੍ਰਿਤਘਣ ਹੋ 
ਗਏ ਹਾ। ਮੇਰੀ ਸੋਚਣੀ ਮੁਤਾਬਕ ਬਹੁਤ ਕੁੱਝ ਅਜੇ ਜਮੀਨੀ ਪੱਧਰ 
ਤੇ ਕਰਨਾ ਬਾਕੀ ਹੈ,ਜਿਸ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰਨੀ 
ਚਾਹੀਦੀ ਹੈ ਤੇ ਇਹ ਦੇ ਤੇ ਗੌਰ ਕਰਨੀ ਬਣਦੀ ਹੈ ਕਿ ਕੀ ਕੀ 
ਅਸੀਂ ਆਪਣੇ ਘਰਾਂ ਵਿੱਚ ਪੈਜਾਬੀ ਬੋਲਦੇ ਹਾਂ ਜਾਂ ਫੋਕੇ ਵਿਖਾਵੇ 
ਖਾਤਰ ਆਪਣੇ ਘਰਾਂ 'ਚ ਬੱਚਿਆਂ ਨਾਲ ਹਿੰਦੀ ਅਗਰੇਜ਼ੀ ਬੋਲਦੇ 
ਹਾਂ। ਭਾਸ਼ਾਵਾਂ ਦਾ ਗਿਆਨ ਹੋਣਾ ਚੰਗੀ ਗੱਲ ਹੈ,ਪਰ ਆਪਣੀ 
ਬੋਲੀ ਨੂੰ ਵਿਸਾਰ ਕੇ ਦੂਜੀਆਂ ਬੋਲੀਆਂ ਨੂੰ ਅਹਿਮੀਅਤ ਦੇਣਾ 
ਕਿੱਧਰ ਦੀ ਸਿਆਣਪ ਹੈ। ਸਿਆਣਿਆਂ ਦਾ ਕਹਿਣਾ ਹੈ ਕਿ 
ਜਿਨਾਂ ਕੌਮਾਂ ਨੂੰ ਬੋਲੀ ਤੇ ਸੱਭਿਅਤਾ ਭੁੱਲ ਜਾਵੇ ਉਹ ਕੌਮਾਂ ਬਹੁਤੀ 
ਦੇਰ ਜਿੰਦਾ ਨਹੀ ਰਹਿ ਸਕਦੀਆਂ।ਅਜੋਕੀ ਗਾਇਕੀ ਦਾ ਮਿਆਰ 
ਵਰਿਆਮ 

5।। ੨੧੧0੫ 030] 5॥੧0। 4। ੬003% 


<ਵਇ 





- /ਨੈਰਮਲ ਕੱਰ ਕੋਟਲਾ 
ਏਨਾ ਘਟੀਆ ਹੈ ਕਿ ਅੱਜ ਦੀ ਨੌਜਵਾਨੀ ਬੜੀ ਬੁਰੀ ਤਰ੍ਹਾਂ ਇਸ ਦੇ 
ਜਾਲ ਵਿੱਚ ਫਸ ਗਈ ਹੈ। ਮਾਰ ਧਾੜ ਵਾਲੇ ਗੀਤ ਲੱਚਰ 
ਗਾਇਕੀ,ਨਸ਼ਿਆਂ ਨੂੰ ਪਰੋਤਸਾਹਤ ਕਰਨ ਵਾਲੀ ਗਾਇਕੀ ਨੇ 
ਬੱਚਿਆਂ ਦੀ ਸੋਚ ਵਿਚਾਰ ਨੂੰ ਵਿਗਾੜ ਕੇ ਰੱਖ ਦਿੱਤਾ ਹੈ।ਇਕ 
ਗੀਤ ਜਿਵੇਂ:- 

ਗੈਰ ਕਨੂੰਨੀ ਯਾਰ ਮੇਰੇ ਘੁੰਮਦੇ ਫਿਰਦੇ ਰਾਤਾਂ ਨੂੰ। 

ਲੋਕੀ ਡਰ ਡਰ ਕਹਿੰਦੇ ਨੇ ਹੋਇਆ ਕੀ ਹਲਾਤਾਂ ਨੂੰ। 

ਅਜਿਹੇ ਗੀਤ ਸ਼ਰੇਆਮ ਗੁੰਡਾਗਰਦੀ ਨੂੰ ਵਧਾਵਾ ਦੇਂਦੇ ਹਨ। 
ਗੀਤਕਾਰ ਮੈਨੂੰ ਨਹੀਂ ਪਤਾ ਕੀ ਸੋਚ ਕੇ ਲਿਖਦਾ ਹੈ ਅੱਗੋਂ ਗਾਉਣ 
ਵਾਲੇ ਵੀ ਕੋਈ ਕਸਰ ਨਹੀ ਛੱਡਦੇ। ਕਿਸੇ ਕੁੜੀ ਵੱਲੋਂ ਹੀ 
ਗਾਇਆ ਹੋਇਆ ਇਕ ਗੀਤ ਹੈ ਕਿ:- “ਮੈ ਵੈਲੀ ਨਾਲ ਮੈਗੀ 
ਹੋਈ ਹਾਂ”। ਮੈਨੂੰ ਸਮਝ ਨਹੀਂ ਆਉਂਦੀ ਕਿ ਗੀਤਕਾਰ ਤੇ ਗਾਇਕ 
ਕਿਹੜੀ ਮਾਂ ਬੋਲੀ ਪੰਜਾਬੀ ਨੂੰ ਪਰਮੋਟ ਕਰ ਰਹੇ ਹਨ।ਕਿਹੜਾ 
ਸੱਭਿਆਚਾਰ ਪਰੋਸ ਰਹੇ ਹਨ। ਸੈਗੀਤਕ ਕੰਪਨੀਆਂ ਨੇ ਵੀ ਪੈਸਾ 
ਕਮਾਉਣ ਖਾਤਰ ਰੈਦ ਪਾਉਣ ਵਾਲੀ ਕੋਈ ਕਸਰ ਨਹੀਂ ਛੱਡੀ। 
ਇਹ ਲੋਕ ਪੈਜਾਬੀ ਸੱਭਿਆਚਾਰ ਦੇ ਨਾਂ ਤੇ ਪਜਾਬੀ ਮਾਂ ਬੋਲੀ ਦਾ 
ਘਾਣ ਕਰ ਰਹੇ ਹਨ।ਇਹ ਸਰਕਾਰਾਂ ਅਜਿਹੇ ਗਾਣਿਆਂ ਤੇ ਪਬਦੀ 
ਕਿਉਂ ਨਹੀ ਲਾਉਂਦੀਆਂ,ਜੋ ਨਸ਼ਿਆਂ ਨੂੰ, ਹਥਿਆਰਾਂ ਨੂੰ ਤੇ 
ਗੁੰਡਾਗਰਦੀ ਨੂੰ ਉਤਸਾਹਿਤ ਕਰਕੇ ਸਾਡੀ ਜੁਆਨੀ ਨੂੰ ਕੁਰਾਹੇ ਪਾ 
ਰਹੇ ਹਨ। ਕਿੰਨੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਮੁਟਿਆਰਾਂ ਖੁਦ 
ਸੈਗੀਤਕ ਕੰਪਨੀਆਂ ਨਾਲ ਸਮਝੌਤੇ ਕਰਕੇ ਅਪਣੇ ਜਿਸਮ ਦਾ 
ਪਰਦਰਸ਼ਨ ਕਰਦੀਆਂ ਹਨ।ਕਿੱਥੇ ਗਈਆਂ ਉਹ ਮਾਈ ਭਾਗੋ 
ਦੀਆਂ ਵਾਰਿਸ ਪੰਜਾਬਣਾਂ? ਜੇਕਰ ਗੱਲ ਸਕੂਲਾਂ ਦੀ ਕੀਤੀ ਜਾਵੇ 
ਤਾਂ ਨਿੱਜੀ ਸਕੂਲਾਂ ਵਾਲਿਆਂ ਨੇ ਵੀ ਕੋਈ ਕਸਰ ਬਾਕੀ ਨਹੀਂ 
ਛੱਡੀ। ਪੰਜਾਬ ਦੀ ਸਰ ਜ਼ਮੀਨ ਤੇ ਉਸਰੇ ਨਿੱਜੀ ਕਾਰੋਬਾਰ ਵਾਲੇ 
ਜਾਂਦੀ ਹੈ, ਜਦੋਂ ਕਿ ਹੋਣਾ ਇਹ ਚਾਹੀਦਾ ਹੈ ਕਿ ਉਹਨਾਂ ਸਕੂਲਾਂ ਦੀ 
ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ,ਜਿੰਨਾਂ ਸਕੂਲਾਂ ਵਿੱਚ 
ਪੰਜਾਬੀ ਬੋਲੀ ਲਾਜ਼ਮੀ ਨਹੀਂ ਕੀਤੀ ਜਾਂਦੀ। ਸਾਨੂੰ ਹੀ ਚਾਹੀਦਾ ਹੈ 
ਕਿ ਅਸੀਂ ਆਪਣੇ ਬੱਚਿਆਂ ਨਾਲ ਪੇਜਾਬੀ ਚ ਗੱਲ ਕਰੀਏ ਤੇ 

ਫਰਵਰੀ-੨੦੨੧ 

(੨੦੨।੮॥0੫॥01੩/|.੦੦। 





ਐਪਰ ਮਾਂ ਬੋਲੀ ਪਿਆਰੀ, 

ਜੇ ਨਾ ਸਾਂਭਿਆ ਊੜਾ ਜੂੜਾ, 

ਤੇਨੂੰ ਝੱਲਣੀ ਪਉ ਖੁਆਰੀ । 

ਗਲੀ ਗਲੀ ਮੈ ਹੋਕਾ ਦੇਵਾਂ, 

ਸਾਂਭੋਂ ਮਾਂ ਬੋਲੀ ਪਿਆਰੀ । 
ਨਿਰਮਲ ਦੇਵੇ ਹੋਕਾ ਭਈ , 

ਸਾਂਭੋਂ ਮਾਂ ਬੋਲੀ ਪਿਆਰੀ। 

ਸੈਪਰਕ- 98766-51390 


ਨਕਾਰ ਕੇ ਚੰਗੇ ਸਾਹਿਤ ਦੀ ਸਿਰਜਣਾ ਕਰੀਏ। ਲੱਚਰ ਗਾਇਕੀ 
ਨੂੰ ਨਕਾਰ ਕੇ ਢਾਡੀ ਪਰੈਪਰਾ ਨੂੰ ਉਤਸਾਹਿਤ ਕਰੀਏ। ਆਪਣੇ 
ਪਿਡਾਂ ਸ਼ਹਿਰਾ ਨੂੰ ਲਾਇਬ੍ਰੇਰੀਆਂ ਨਾਲ ਜੋੜੀਏ। 

ਅਤ ਵਿੱਚ ਮੈ ਇਹੀ ਕਹਾਂਗੀ ਕਿ:- 

ਮੈਂ ਪਾਂਧੀ ਸੱਚੀਆਂ ਰਾਹਾਂ ਦਾ, 

ਅੱਖਰਾਂ ਨਾਲ ਮੇਰੀ ਯਾਰੀ । 

ਪਿਆਰ ਕਰਾਂ ਸਭ ਧਰਮਾਂ ਨੂੰ , 





ਦੇ ੂ £- ੯ 69 ਅਖ 
ਆ. 28064. 94167-77707 2£%>? _ ਸ਼੍ਰੀ ਸਤਿਗੁਰੁ ਉਦੇ ਸਿੰਘ ਜੀ ਨੇ 
| ਯ੍ਭਹਟ। ਗੰਕਾ, ਅੱਤ ਗਿਲ ਨ ਨਹ ੨. 
ਗਰਭ ਧੋ ਧ; ਲਬ ਗੇ ਅੇ ਇਤ 
ਜਿਜਗ, ਕੈਨ ਪੋਜ੍ਰਹ। ਮਰਭਟ ਧਧ ਕਹ ਲਗੇ ਲੇ 
ਇਟ, ਜਨਵਰੀ 
21 ਕਜਹਰੈ, 2021 | ਗਗਗਨਗਲ2ਜ£ ,ਰ੍ਰਗ 21 2021 ਨ 
੬ <੨੨੦੦ ਹੂ | ਜਾ 
ਸਰਨ । ਠਧਧ।, ਹਥ 9, ਯੱਗ! : 33 


ਜੰਧਕਧ£ ਸਟੇਜ ਹਸ , ਕੱ | 


| ਜਗੂਨਰਰਲਿਜਹਿਗਸਜਰਗ੍ਰਸ 


<< ੧੧੧੦੯ ੧ 








ਸਤਿਗੁਰੂ ਪ੍ਰਤਾਪ ਸਿੰਘ 
ਹਸਪਤਾਲ ਸਿਰਸਾ ਵਿਖੇ 


ਲਿਗ ਜਿਗ ਟੂਰ ਅਹ੍ਹਬਜ ਹ ਵੋਗਹਿੱਗ 
ਧ੍ਕ ਭੀ ਜ਼ਜ ਕੇ ਜੀਬੇ ਜਗ਼ਸ ਕਦਰ ਕੌ ਹੈ ਜੈਗ ਗ੍ਰਧਿਗ 


ਕਰਹੈਧ ਫਸ ਕੇਕਾਂ ਕੇਕੇ ਕੀ 
ਧਕਿਯ ਕੋ ਜਰ ਕਗਜੀ ਹੇਵ 
ਲਿਯਜ਼ _ਯਜਸੂਲ _ਧੁਗ਼ਧ_ਸਿੱਲ 
ਤਲਗ਼ਜ਼ ਸੋ ਕਟਕ ਕਹੇ ਕਿ ਕੋ 
ਸਹੈਗੇਂ ਕੋ _ਜਿਹ੍‌ 

ਯੂਕਿਬਮ ਯੋ ਧੂਰਠ ਵਧ ਕੈਥ ਕਹ 


ਯਲਗ਼ਜ ਗੇ ਧ੍ਰਕਿਟ ਨੈਡ ਬਕਚੀਜ 
| ਸਿੱਲ, ਸਕਿੰਟਿੰਗ ਇਛ ਯੇਗੇਗ ਜਗ 
[ਤੈ ਕਸ ਕਿ _ਯਲਗ਼ਯ ਸੋਂ 
| ਯਕ੍ਰਭਯ ਮਜਜ ਯੋਨਗ, ਕਟਜ 
|ਇਨਬ ਥ_ ਯਸੁੰਜੀਤਗਧੀਘੜ 
ਗੱਘਤੰ ਝੁਝਧੇਜੋਸ ਯੜਕ ਕੇ ਕਰ 
|ਕੈਗ ਜੇਯ ਲੂਕਿਗ ਤਰਜਗਧ ਨੈ। 
ਤਵੱਜੋ ਥਗਗ ਕਿ ਮਯਗਯ ਸੋਂ 
ਵਿਜ ਕੇ ਸਹੈਗੋਂ ਸਵਿਰ ਤਾਧ 
| ਫਿਕਟੰਸੋਂਟ ੇ ਜ਼ਰ ਕੂਕ ਯੋਕਗਤੋਂ 
[ਮੈਂ ਜਿਗੂਜਲ ਭੁਗਕ ਗ਼ੇਗ। 


ਜੀ ਜੇ ਜੀਜਰਚਜਫ ਸਜ 









ਸਾਰੀਆਂ ਸਹੂਲਤਾਂ ਦਿੱਤੀਆਂ 
ਜਾਣਗੀਆਂ ਜੋ ਵੱਡੇ ਸ਼ਹਿਰਾਂ ਦੇ ਮਲਟੀ 
ਸਪੈਸ਼ਲਿਟੀ ਹਸਪਤਾਲਾਂ ਵਿੱਚ 
ਉਪਲਬਧ ਹਨ। ਇਸ ਮੌਕੇ ਤੇ ਮਰੀਜਾਂ ਨੂੰ 


ਜਬ ਨਾਮ ਮਜਨ ਰ ਰਗ ਕਦ ਗਰ ਵਤਨੀ 
ਮੱਬਿਕਗੀ ਵ ਕਿਨੋਟ ਮਹੇਡੁ ਜੋ ਕਠ| ਵਿ ਸਰਗੂਲ ਹਗਧ ਸਿੱਟ 3ਕਸਜਜਕ ਸੋਂ 
ਕੈਥ ਜੈਕ ੨ਕਬਿਜ ਕਜ ਦੁਕ ਕਛੁ ਸੂਰਹਸ ਜਛੰਲਕ ਕਿਯ $ੈ। ਤਗੌਜੇ ਕਧਯ 





ਯੋਗ ਸੀੜ੍ਰਕ ਲੋ। ੨੩ =੩ 
ਮਿ ਗਿ ਥਲ 'ਕ ਟ੍ਯ ਕੇ ਸਹੈਗੋਂ ਕੋ ਜਿਨ ਮਬ੍ੂਕਿਕ ਯੂਕਿਗਤੋ ਜੇ ਧੂ ਕੈਥ ਟੈਸਟ ਕਰਵਾਉਣ ਲਈ ਖਾਸ ਵੀ 
ਜੀ ਜੂ ਰਕ ਜਿਲ `ਲੈਥ ਕਕਭਿਜ ਕੀ ਗੰ ਭੈ ਕਿਸਸੋਂ ਜਮ ਤਰਕਕਗ ਕਿਕੰਜਾਗ ਕੰਧਜੈ ਦੇ ਵੈ। ਧਰ = ਪਕਜ 

ਤੇ ਲੈਧ ਯੈਥ ਕਹ ਲੂ ਵੀ ਧਨ ਬਿਕਿਜਕਕੈਂ ਕਹੀ ਯੂਰਕ ਕੋਲਜਿਕਟ ਟੀਸ 24 ਬੰਟੇ ਤਰਜਫਧ $ੈ। ਤੀਜੇ 


ਐਲਾਨ ਕੀਤਾ ਗਿਆ। 
ਇਸ ਉਦਘਾਟਨੀ ਸਮਾਗਮ ਵਿੱਚ 


| | ਗਧ ਲਿ ਨਿਜਗ ਸੋਂ ਧਨ ਬਲ ੨ਜਧਗਜ $ ਗਗ਼ ਸਮੈ ਤਜਯੂਕਿਲ ਜੂਕਿਧ੍‌ 
ਹੈ| _ਧ੍ਜ ਲੈ ਜ਼ਰ ਕੇ ਵੈਬੇ ਤਰਜ ਨ। 55 ਥੈਫ ਜੇ ਭੁਸ ਤਟਧਗਜ ਸੋਂ 24 ਬੰਟੇ 
ਥ ਯਗੇਂ ਵਿਕ ਚੇਗੇਯੋਂ ਕਹੇ ਥੇਟ ਟੁੰਟਸੋਂਟ ਵਿਧ ਼ਗ ਨੈ ਤੀਗੂਸ ਕਡੰੰਪੇਨੱਿਟ 
`ਤਂ. ਕਕਕਿਟ ਕਿ ਕੂਕਰ, ਤੀ ਜੱਜਿਜ ਸੇਜ ਗਧਯ ਜੇ ਥਗਧ ਲਿ ਅਨ ਸੋਂ 
ਕਿਜ ਕੇ ਸਹੈਗੇਂ ਕੀ ਯੰਲਰ ਕੜੀ ਕੇਗੇਂ ਸੇ ਕਹ ਵ। ਧ₹ ਥੰਯਨੀ ਯਜ-ਗਕ 
ਥਰ ਰੀਕ ਜ ਲੇਜੇ ਕੋ ਕਗਗ ਲੇਜੀ । 


$। ਝੁਕ ਕਿਲ ਸੋ ਅਜ ਕੈਧ ਨੈਕ 
ਕਜ ਲ੍ਰਯਨੰਖ ਮੀ ਲੇ ਸੁਧ ਭੈ ਮੀ; 
ਭਜੇ ਗਜੇ ਯਸਥ ਸੈਂ ਯੀਕ ਬੀ 


ਧੇ ਨੈਂ ਕਿਗਗ 
ਯਲ਼ਾਜ ਸੇ -੍ਰਹੇਸਕੰਗੇ, ਭਰਧ ਹੇਗਿਕੇਂ ਕੇ ਜਿਨ ਕੈਥ ਜੋਧ, 


,___ ਬੈਟ ਅੀਕ ਕਿਸ ੋ ਹੋਗ, ਬ੍ਰਟਕ, ਭਰੇ,ਐਗਹਂ ਕੇ ਹੇਗ, ਕਕਕ, 


ਕਲ ਯੀ; ਜਗ, ਲਿਗ ਮੰਨ ਘਜ ਹੇਗ, ਧੁਲੂਰਿ ਗ੍ਕ ਕਕੀ 
ਗ੍ਕਕ੍ਸਯੰਸਿਧ, 3ਜਧੂਕਿਕ ਤਗੇ ਟੀ., ਕਿਕੰਗੋਬੈਧੀ ਜਨਿਜ 
ਮੀ ਰਲ਼ ਕੀ ਥੀਸਨੀਧੇਂ ਕੇ ਝੁਕ ਕੇ ਜਿਗ ਕਿਅਗ 


ਨੁ ਘਿਰ ਵੈ ਕਿਕਸੋਂ ਸੂਨ ਯੋਲਜਿਟ ਬਿਕਿਨਜ਼ਨ ਤਧਕੀ 


ਥੇਕਾਹਂ ਵੇ ਲੇ $। 


ਬ੍ਰਅਕੰਖ ਧ: ਵਿਗ ਗ਼ ਕਗ਼ 8 ਹਿਚੈਥ ਹੈਠਕ 
ਕੈਪ ਲੈਥ ਕੋ; ਨਹਮੱਮ ਕਸ ਬਕ ਕਿਲੇਧ ਪੈਕਗ ਕੀ 
'ਯੈਧਾਗ ਗੀ ਸੰ ਨੈ। ਕੁਸ਼ ਰਨ ਗੁੱਕਿਜੇਗਾਨੀ ਸਕ 
5000 ਲਾਗ! ਗ੍ਰੰਕਿਧੈਯਜ਼ਟੀ ਗੜ 50,000 ਕਟੰਟ 
ਅਨਿਨਿਲ, ਕੈ ਗੜ 1000 ਵਾਗ ਕ ਟੀਗਸਟੀ ਗਤ 
500 ਛੁ ਸੌਂ ਕੀ ਗਧੋਸੀ। ਤਕਗੈਂਜੇ ਥਗਗ ਗਿ ਕੁਸਯੇ 
ਕੱਸਿਕਜ ਵੋਟ ਅਰਜਗਜ ਕਵੀ ਮੀ ਜਜੀਂ ਲੇ ਸਕਹੇ। 
'ਤਗੈੱਕੇ ਥਗਧ ਲਿ ਵਿ ਕੋ ਸਹੈਂਗੈਂ ਕਹੈ ਥੇ ਥੇਕਟ 
ਗੈਟਸੋਟ ਕਿਗ ਕਹੇ੍‌ਸ਼। 





`ਜੂਬਗ ਭੱਜੇ ਕੇ ਜਗ ਮਹਲ ਕਹੇ ਮੀ ਵਗੁੰ-ਟੈਕ ਕਿਗ ਗਗ ਭ। ਮਟਰਗ਼ਯ ੧ 
'ਗ਼ਹ ਕੋਲ ਥੀਕਹੈ ਕਹ ਗੋਕਯਸ ਥੇ ਮਧ ਕਜਕਹਹੈ ਵਂ ਹਗੋਲਯ ਸੀਫਿਯ 
'ਕ ੩ਜਧਰਸਜ ਕੇ ਯੇਜਰਨ ਧੇਗ ਧਰ ਠੈ ਜੀ ਦੈ ਕਜੀਂ ਗ੍ਧ ਕੇ ਗੀ ਸਹੇ 
ਕਰੈ ਫਵ ਬਜ ਕੈ ਕਿਧੈਟੰ ਜੱਕੱਧਿਕ ਬਿਕਿਕਨਲ ਕੋ ਧਜ ਧਲੂੰਯਰੀ ਇ ਜਿਧਯੇ 
ਸ਼ਹੈੜ ਕੈ ਠੇ੍‌ਛਮਜਜ ਤਗਧ ਲੇ ਧਜੀ $ ਤੀਕ ਝੁੰਗਕ ਸੇਂ ਨੁਂਧਧੇਂਜੀ ਸੀ ਫਰੀ 
। ਤੁਸੰਲ 3ਨਜਗ ਸਹੈਕ ਕ ਧਿਕਿਕਲਕੇ ਧੁਨਿ ਕਗੈਯ ਮੀ ਛਕਹਗਕਲ = ਕਾ 
ਯਗ ਕੈ। 





5।। ੨੧੧0੫ 0301 5॥੧0। 4। ੬003% 


੮ 


੨੦੨।੮॥0੫॥੦01੩/|.੦੦। 





ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ 
ਉੱਤੇ ਜਿਤ ਦਾ ਇਤਿਹਾਸ 


ਗੌਲ ਬੋਲੀਵੀਆ ਮੁਲਕ ਦੀ ਹੈ। ਸਨ 1997 ਵਿਚ 
ਅਦਰਲੀ ਤਰੋਕੀ ਵਾਸਤੇ ਵਰਲਡ ਬੈਂਕ ਤੋਂ ਕਰਜ਼ਾ ਲੈਣ ਦੀ ਲੋੜ 
ਪਈ। ਕਰਜ਼ਾ ਦੇਣ ਸਮੇਂ ਇਹ ਸ਼ਰਤ ਰੌਖ ਦਿੱਤੀ ਗਈ ਕਿ 
ਅਮਰੀਕਾ ਦੀ ਇੰਕ ਕਾਰਪੋਰੇਸ਼ਨ ਨੂੰ ਪਾਣੀ ਵੇਚ ਦਿੱਤਾ ਜਾਵੇ ਤਾਂ 
ਜੋ ਉਸ ਰਾਹੀਂ ਇੰਕ ਪ੍ਰਾਈਵੇਟ ਕੈਪਨੀ ਉੱਥੇ ਪਾਣੀ ਮੁਹਈਆ 
ਕਰਵਾਏ। 

ਕਰਜ਼ਾ ਲੈਣ ਦੀ ਹੋੜ ਵਿਚ ਅਨ੍ਹੰ ਹੋਏ ਹਾਕਮਾਂ ਨੇ ਬਿਨਾਂ 
ਸੋਚੇ ਸਮਝੇ ਇਨ੍ਹਾਂ ਦਸਤਾਵੇਜ਼ਾਂ ਉੱਤੇ ਹਸਤਾਖਰ ਕਰ ਦਿੱਤੇ। ਉਸ 
ਸਮੇਂ ਮੁਲਕ ਵਿਚ ਪਾਣੀ ਦੀ ਬੜੀ ਕਿੱਲਤ ਚੌਲ ਰਹੀ ਸੀ ਅਤੇ 
ਲੋਕ ਖ਼ਰਾਬ ਪਾਣੀ ਵੀ ਟਰੌਕਾਂ ਤੇ ਰੇੜ੍ਹੀਆਂ ਤੋਂ ਮਹਿਗੇ ਭਾਅ 
ਖ਼ਰੀਦ ਰਹੇ ਸਨ। 

ਅਮਰੀਕਾ ਦੀ ਕੰਪਨੀ ਨੇ ਲੋਕਾਂ ਦੇ ਬਣੇ ਬਣਾਏ ਖੂਹਾਂ 
ਉੱਤੇ ਝੋਂਟ ਕਬਜ਼ਾ ਕਰ ਕੇ ਸਾਰਾ ਪਾਣੀ ਆਪਣੇ ਅਧੀਨ ਕਰ 
ਲਿਆ ਤੇ ਪਾਣੀ ਦੇ ਰੇਟ ਤਿਨ ਗੁਣਾ ਕਰ ਦਿੱਤੇ। ਇਸ ਗੌਲ ਉੱਤੇ 
ਚੁਫ਼ੇਰੇ ਹਾਹਾਕਾਰ ਮਚ ਗਈ। ਗ਼ਰੀਬ ਤਿਹਾਏ ਮਰਨ ਲੋਗ ਪਏ। 
ਸਨ 2000 ਦੇ ਸ਼ੁਰੂ ਵਿਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ 
ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਇਸੇ ਵਿਰੋਧ ਪ੍ਰ ਦਰਸ਼ਨ 
ਦੌਰਾਨ ਇੰਕ ਸਤਾਰਾਂ ਸਾਲਾ ਨੌਜਵਾਨ ਵਿਕਟਰ ਹੂਗੋ ਨੂੰ 
ਬੋਲਵੀਅਨ ਫੌਜੀ ਕੈਪਟਨ ਰੌਬਿਨਸਨ ਨੇ ਗੋਲੀ ਮਾਰ ਕੇ ਜਾਨੋਂ 
ਮਾਰਦਿੱਤਾ। 

ਇਸ ਦੇ ਇਨਾਮ ਵਜੋਂ ਕੈਪਟਨ ਰੌਬਿਨਸਨ ਨੂੰ ਮੇਜਰ 
ਬਣਾ ਦਿੱਤਾ ਗਿਆ। ਕੋਕਾਬਾਂਬਾ ਸ਼ਹਿਰ ਦੇ ਐਨ ਵਿਚਕਾਰ 
ਫੁਹਾਰੇ ਕੋਲ ਵਿਕਟਰ ਦਾ ਮ੍ਰਿਤਕ ਸਰੀਰ ਰਖ ਕੇ ਹਜ਼ਾਰਾਂ ਲੋਕਾਂ ਨੇ 
ਉੱਥੇ ਮੁਜ਼ਾਹਰਾ ਕੀਤਾ। ਮੁਜ਼ਾਹਰਾ ਕਰਨ ਵਾਲਿਆਂ ਵਿਚ ਖੇਤ 
ਮਜ਼ਦੂਰ, ਰਿਟਾਇਰ ਹੋਏ ਫੈਕਟਰੀਆਂ ਦੇ ਕਾਮੇ, ਯੂਨੀਅਨ ਮੈਂਬਰ, 
ਦਿਹਾੜੀਦਾਰ, ਦੁਕਾਨਾਂ ਉੱਤੇ ਕੈਮ ਕਰਨ ਵਾਲੇ, ਰੇੜ੍ਹੀਆਂ ਵਾਲੇ, 
ਯੂਨੀਵਰਸਿਟੀਆਂ ਦੇ ਵਿਦਿਆਰਥੀ, ਕਿਸਾਨ, ਸਕੂਲੀ ਬੋਚੇ ਤੇ 
ਹਰ ਵਰਗ ਦੇ ਗ਼ਰੀਬ ਸ਼ਾਮਲ ਹੋ ਗਏ। 

ਕੋਕਾਬਾਂਬਾ ਦਾ ਪਾਣੀ ਮਲਟੀਨੈਸ਼ਨਲ ਕੈਪਨੀ 
ਵਰਿਆਮ 

5।। ੨੧੧0੫ 0301 5॥੧0। 4। ੬003% 





-ਡਾ. ਹਗ/ਸ਼ੋਦਰ ਕੱਰ, ਐਮ. ਡੰ. 
ਬਾਈਵਾਟਰ ਅਤੇ ਬੈਸ਼ਲ ਨੂੰ ਦੇ ਦਿਤਾ ਗਿਆ ਸੀ। ਇਹ ਪਾਣੀ 
ਮਿਊਂਸੀਪੈਲਿਟੀ 'ਸੀਮਾਪਾ” ਕੋਲੋਂ ਲੈ ਕੇ ਪ੍ਰਾਈਵੇਟ ਕੈਪਨੀ ਦੇ 
ਹਵਾਲੇ ਕੀਤਾ ਗਿਆ ਸੀ। ਚੁਫ਼ੇਰੇ ਇਹ ਫੈਲਾ ਦਿੱਤਾ ਗਿਆ ਕਿ 
ਲੋਕਾਂ ਦੀ ਭਲਾਈ ਲਈ ਕੀਤਾ ਗਿਆ ਹੈ ਜਦਕਿ ਅਸਲ ਗੌਲ 
ਪ੍ਰਾਈਵੇਟ ਕੰਪਨੀ ਨੂੰ ਫ਼ਾਇਦਾ ਦੇਣ ਦੀ ਸੀ। 

ਲੋਕ-ਵਿਦਰੋਹ ਨੂੰ ਖ਼ਤਮ ਕਰਨ ਲਈ ਪੁਲਿਸ ਤੇ 
ਮਿਲਟਰੀ ਨੇ ਤਸ਼ੋਦਦ ਢਾਉਣਾ ਸ਼ੁਰੂ ਕਰ ਦਿੱਤਾ। ਇਸ ਤਸ਼ਦਦ ਨੇ 
ਅੰਗ ਹੋਰ ਭੜਕਾ ਦਿੱਤੀ। ਲੋਕ ਪ੍ਰਾਈਵੇਟ ਕੈਪਨੀ ਵਿਰੌਂਧ ਹੋਰ 
ਤਗੜੇ ਢਗ ਨਾਲ ਲਾਮਬਦ ਹੋ ਗਏ। 

ਪ੍ਰਾਈਵੇਟ ਕੈਪਨੀ ਬੈਸ਼ਲ ਨੇ ਉੱਥੇ ਡੈਮ ਬਣਾ ਕੇ ਪਾਣੀ 
ਸਾਂਭਣ ਦੀ ਗੌਲ ਛੇੜੀ ਤੇ ਇਸੇ ਬਹਾਨੇ ਪਾਣੀ ਦੇ ਰੇਟ ਕਈ ਗੁਣਾ 
ਹੋਰ ਵਧਾ ਦਿੱਤੇ। ਪ੍ਰਦਰਸ਼ਨ ਦੌਰਾਨ 6 ਲੋਕ ਮਾਰੇ ਗਏ, 175 
ਜ਼ਖ਼ਮੀ ਹੋਏ ਅਤੇ 25 ਦੇ ਕਰੀਬ ਜੇਲ੍ਹ ਅਦਰ ਤਾੜੇ ਗਏ। 
ਹੋਏ ਤੇ ਪੁਲਿਸ ਨਾਲ ਮੁਕਾਬਲਾ ਕਰਨ ਲੌਗੇ। ਇਸ ਤੋਂ ਪਹਿਲਾਂ 


ਰੇਲਵੇ, ਟੈਲੀਫੂਨ, ਨੈਸ਼ਨਲ ਏਅਰਲਾਈਨਜ਼, ਹਵਾਈ ਜਹਾਜ਼, 
ਹਾਈਡਰੋਕਾਰਬਨ ਫੈਕਟਰੀਆਂ ਆਦਿ, ਸਭ ਕਾਰਪੋਰੇਟ 


ਘਰਾਣਿਆਂ ਹੌਥ ਵੇਚੇ ਜਾ ਚੁਕੇ ਸਨ ਤੇ ਲੋਕਾਂ ਦੀ ਖੋਲ ਲਾਹ ਰਹੇ 
ਸਨ। 

ਹੌਲੀ-ਹੌਲੀ ਲੋਕਾਂ ਨੂੰ ਸਪਸ਼ਟ ਹੋ ਗਿਆ ਸੀ ਕਿ ਡੈਮ 
ਬਣਾਉਣ ਲਈ ਕੈਪਨੀਆਂ ਤਿਆਰ ਨਹੀਂ ਸਨ। ਇਹ ਖ਼ਬਰ 
ਸਿਰਫ਼ ਭਰਮ ਫੈਲਾਉਣ ਲਈ ਸੀ ਤਾਂ ਜੋ ਮਨਮਰਜ਼ੀ ਨਾਲ ਪਾਣੀ 
ਮਹਿਗੇ ਭਾਅ ਵੇਚਿਆ ਜਾ ਸਕੇ। ਇਸ ਪ੍ਰਾਜੈਕਟ ਦੇ ਰੌਲੇ ਹੇਠ ਕੁੌਂਝ 
ਕੁ ਸਿਆਸੀ ਤੇ ਸਰਕਾਰੀ ਲੋਕਾਂ ਦਾ ਨਿਜੀ ਫ਼ਾਇਦਾ ਵੀ ਸੀ। 

ਉਸ ਸਮੇਂ ਪਾਣੀ ਦਾ ਖ਼ਰਚਾ 20 ਡਾਲਰ ਪ੍ਰਤੀ ਮਹੀਨਾ 
ਪਹੁਚ ਗਿਆ ਸੀ ਜਦ ਕਿ ਗ਼ਰੀਬ ਲੋਕ ਮਸਾਂ 100 ਡਾਲਰ ਪ੍ਰਤੀ 
ਮਹੀਨਾ ਕਮਾ ਰਹੇ ਸਨ। ਯਾਨੀ ਰੋਟੀ ਖਾਣੀ ਵੀ ਔਖੀ ਹੋ ਗਈ ਸੀ। 
ਮਜਬੂਰੀ ਵਸ ਲੋਕ ਨਦੀਆਂ, ਨਾਲਿਆਂ, ਤਲਾਬਾਂ 'ਚੋਂ ਪਾਣੀ ਲੈਣ 
ਲਈ ਤੁਰੇ ਤਾਂ ਉੱਥੇ ਵੀ ਫੌਜ ਤੈਨਾਤ ਕਰ ਦਿੱਤੀ ਗਈ ਤਾਂ ਜੋ 


ਫਰਵਰੀ-੨੦੨੧ 
(੨੦੨।੮॥0੫॥੦01੩/|.੦੦।੧ 


ਕਾਰਪੋਰੇਟ ਘਰਾਣਿਆਂ ਨੂੰ ਪਾਣੀ ਵੇਚਣ ਵਾਸਤੇ ਨੁਕਸਾਨ ਨਾ 


ਪੌਜੇ। 

ਉਸ ਸਮੇਂ ਅਤਿ ਹੋਈ ਜਦੋਂ ਜੈਫਰੀ ਥੋਰਪ ਨੇ ਐਲਾਨ 
ਕਰ ਦਿੱਤਾ ਕਿ ਜੇ ਪਾਣੀ ਦਾ ਬਿਲ ਭਰਨ ਵਿਚ ਇਕ ਦਿਨ ਦੀ 
ਦੇਰੀ ਵੀ ਹੋਈ ਤਾਂ ਉਸ ਘਰ ਦਾ ਪਾਣੀ ਦਾ ਕੁਨੈਕਸ਼ਨ ਹੀ ਕੋਟ 
ਦਿੱਤਾ ਜਾਵੇਗਾ ਤਾਂ ਜੋ ਲੋਕ ਤ੍ਿਹਾਏ ਮਰ ਜਾਣ ! ਇਸ ਐਲਾਨ ਨੇ 
ਹਰ ਆਮਖ਼ਾਸ ਨੂੰ ਆਵਾਜ਼ ਚੁਕਣ ਉੱਤੇ ਮਜਬੂਰ ਕਰ ਦਿੱਤਾ। 

ਪਿੰਡਾਂ ਵਿੱਚੋਂ ਲੋਕ ਝਡੇ ਚੌਕ ਕੇ ਸੜਕਾਂ ਉੱਤੇ ਨਿਕਲ 
ਪਏ। ਫੈਕਟਰੀਆਂ ਵਿੱਚੋਂ ਵੀ ਕਾਮੇ ਨਾਲ ਹੀ ਜੁੜ ਗਏ। ਉਸ ਸਮੇਂ 
ਸੜਕਾਂ ਉੱਤੇ ਬੈਰੀਕੇਡ ਲਾ ਕੇ ਸਰਕਾਰ ਨੇ ਲੋਕਾਂ ਨੂੰ ਰੋਕਣਾ 
ਚਾਹਿਆ ਤਾਂ ਲੋਕ ਹੋਰ ਭੜਕ ਗਏ। ਕੋਕਾਬਾਂਬਾ ਦੀ 
ਯੂਨੀਵਰਸਿਟੀ ਵਿਚਲੇ ਮੌਧ ਵਰਗੀ ਟੋਬਰਾਂ ਦੇ ਵਿਦਿਆਰਥੀ, 
ਦੁਕਾਨਦਾਰ, ਦਿਹਾੜੀਦਾਰ, ਗੌਲ ਕੀ ਹਰ ਵਰਗ ਹੀ ਬੈਰੀਕੇਡ 
ਢਾਹੁਣ ਨੂੰ ਕਾਹਲਾ ਪੈ ਗਿਆ। ਇਸ ਹਜੂਮ ਵਿਚ ਗਲੀਆਂ ਵਿਚ 
ਰੁਲ ਰਹੇ ਭਿਖਾਰੀ ਬਚੇ ਵੀ ਵਡੀ ਗਿਣਤੀ ਵਿਚ ਸ਼ਾਮਲ ਹੋ ਗਏ। 

ਖਦਾਨਾਂ ਵਿਚ ਕੈਮ ਕਰਦੇ ਲੋਕ ਵੀ ਕੈਮ ਠੌਪ ਕਰ ਕੇ 
ਮੁਜਾਹਰੇ ਵਿਚ ਸ਼ਾਮਲ ਹੋ ਗਏ। ਪੂਰਾ ਕੋਕਾਬਾਂਬਾ ਚਾਰ ਦਿਨਾਂ 
ਲਈ ਬਦ ਹੋ ਕੇ ਰਹਿ ਗਿਆ। ਘਾਟਾ ਪੈਂਦਾ ਵੇਖ ਕੁਂਝ ਮਤਰੀ 
ਕੋਕਾਬਾਂਬਾ ਪਹੁੰਚ ਕੇ ਯਕੀਨ ਦਵਾਉਣ ਲੌਗੇ ਕਿ ਪਾਣੀ ਦੇ ਰੇਟ 
ਘਟਾ ਦਿੱਤੇ ਜਾਣਗੇ ਪਰ ਲੋਕ ਇਕੋ ਗੌਲ ਉੱਤੇ ਅੜੇ ਸਨ ਕਿ 
ਪਾਣੀ ਵਿਕਾਊ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਾਰਪੋਰੇਟ 
ਘਰਾਣਿਆਂ ਨੂੰ ਪਾਣੀ ਉੱਤੇ ਕਾਬਜ਼ ਨਹੀਂ ਹੋਣ ਦਿਆਂਗੇ। ਉਦੋਂ 4 
ਫਰਵਰੀ ਸੈਨ 2000 ਵਿਚ ਮੁਜ਼ਾਹਰਾ ਕਰਨ ਵਾਲਿਆਂ ਨਾਲ 
ਪੁਲਿਸ ਅਤੇ ਫੌਜੀ ਦਸਤਿਆਂ ਨੇ ਚਗੀ ਝੜਪ ਕੀਤੀ। ਅਥਰੂ ਗੈਸ 
ਦੋ ਗੋਲੇ ਦਾਗੇ ਗਏ। ਡੰਡਿਆਂ ਨਾਲ ਮਾਰਿਆ ਗਿਆ। ਦੋ ਦਿਨ 
ਝੜਪ ਚੌਲੀ ਜਿਸ ਵਿਚ 200 ਅਦੋਲਨਕਾਰੀ ਫੜ ਲਏ ਗਏ ਤੇ 
70 ਜ਼ਖ਼ਮੀ ਹੋ ਗਏ। ਇਕਵੈਜਾ ਪੁਲਿਸ ਕਰਮੀਆਂ ਨੂੰ ਵੀ ਸੌਟਾਂ 
ਫੇਟਾਂ ਲੌਗੀਆਂ ਪਰ ਮੁਜਾਹਰਾ ਇੰਕੋ ਗੌਲ ਉੱਤੇ ਟਿਕਿਆ ਰਿਹਾ ਕਿ 
ਪਾਣੀ ਵਿਕਣ ਨਹੀਂ ਦਿੱਤਾ ਜਾਵੇਗਾ। 

ਹਕੂਮਤ ਵੀ ਜ਼ਿੰਦ ਉੱਤੇ ਅੜੀ ਰਹੀ ਕਿ ਆਖ਼ਰ ਕਿੰਨੀ 
ਦੇਰ ਇਹ ਗ਼ਰੀਬ ਜਨਤਾ ਟਿਕੀ ਰਹਿ ਸਕਦੀ ਹੈ। ਪੂਰਾ ਮਾਰਚ ਦਾ 
ਮਹੀਨਾ ਕੈਥੋਲਿਕ ਚਰਚ ਦੇ ਨੁਮਾਇਦਿਆਂ ਨੇ ਸਰਕਾਰ ਅਤੇ 
ਅਦੋਲਨਕਾਰੀਆਂ ਵਿਚਕਾਰ ਗਲਬਾਤ ਜਾਰੀ ਰੌਖੀ ਤਾਂ ਜੋ ਲੋਕਾਂ 
ਨੂੰ ਭਰਮਾਇਆ ਜਾ ਸਕੇ ਪਰ ਲੋਕ ਨਾ ਮਨੇ। ਉਹ ਕਾਰਪੋਰੇਟ 
ਘਰਾਣੇ ਨੂੰ ਪਾਣੀ ਉੱਤੇ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦੇ ਸਨ। 


ਵਰਿਆਮ 
5।। ੨੧੧0੫ 0301 5॥੧0। 4। ੬003% 


੮੩੨ 


ਇਸੇ ਲਈ ਕਬਜ਼ਾ ਰੋਦ ਕਰਵਾਉਣ ਉੱਤੇ ਅੜੇ ਰਹੇ। ਅਖ਼ੀਰ 96 
ਕੀਤੀ ਤਾਂ ਵੀ ਸਰਕਾਰ ਕਹਿਦੀ ਰਹੀ ਕਿ ਪਾਣੀ ਤਾਂ ਹਰ ਹਾਲ 
ਕਾਰਪੋਰੇਟ ਘਰਾਣਾ ਹੀ ਵੇਚੇਗਾ ! 

ਅਪਰੈਲ 2000 ਵਿਚ ਮੁਜਾਹਰਾ ਕਰਨ ਵਾਲਿਆਂ ਨੇ 
ਕੋਕਾਬਾਂਬਾ ਦੇ ਸੈਂਟਰਲ ਪਲਾਜ਼ਾ ਉੱਤੇ ਧਰਨਾ ਦੇ ਦਿੱਤਾ ਤਾਂ 
ਗਵਰਨਰ ਨੇ ਮਿਲਣ ਲਈ ਸੌਦਾ ਭੇਜਿਆ। ਉੱਥੋਂ ਲੀਡਰਾਂ ਨੂੰ 
ਸਿੰਧੇ ਕੈਦ ਕਰ ਲਿਆ ਗਿਆ। ਫੇਰ ਬਾਕੀ ਲੀਡਰਾਂ ਨੂੰ ਵੀ 
ਅਮੇਜ਼ਨ ਦੇ ਜੈਗਲਾਂ ਦੇ ਬਿਲਕੁਲ ਅਖ਼ੀਰਲੇ ਸ਼ਹਿਰ ਸੈਨ ਹੌਕਿਨ 
ਵਿਖੇ ਬਰਾਜ਼ੀਲ ਨੇੜੇ ਜੇਲ੍ਹਾਂ ਵਿਚ ਡੌਕ ਦਿੱਤਾ ਗਿਆ। 

ਇਜ ਹੋਰ ਪਿੰਡਾਂ ਦੇ ਲੋਕ ਵੀ ਭੜਕ ਉੱਠੇ ਤੇ ਉਹ ਵੀ 
ਅਦੋਲਨ ਵਿਚ ਸ਼ਾਮਲ ਹੋਣ ਲਈ ਪਹੁੰਚ ਗਏ। ਉਦੋਂ ਪਾਣੀ ਦੇ 
ਨਾਲ ਬੇਰੁਜ਼ਗਾਰੀ ਦਾ ਮੌਦਾ ਵੀ ਜ਼ੋਰ ਸ਼ੋਰ ਨਾਲ ਚੁਕਿਆ ਗਿਆ। 
ਹੌਲੀ-ਹੌਲੀ ਪੂਰੇ ਬੋਲੀਵੀਆ ਦੀਆਂ ਸੜਕਾਂ ਬੈਰੀਕੇਡਾਂ ਨਾਲ ਭਰ 
ਗਈਆਂ। ਕੌਂਝ ਪੁਲਿਸ ਦੇ ਅਫ਼ਸਰ ਵੀ ਹੌਲੀ-ਹੌਲੀ ਤਨਸਖ਼ਾਹਾਂ ਦੇ 
ਵਾਧੇ ਦੀ ਮਗ ਲੈ ਕੇ ਧਰਨਿਆਂ ਵਿਚ ਸ਼ਾਮਲ ਹੋ ਗਏ। ਇਸ ਤਰ੍ਹਾਂ 
ਦੀ ਬਗ਼ਾਵਤ ਵੇਖ ਕੇ ਪੈਜ਼ੀਡੈਂਟ ਨੇ 90 ਦਿਨਾਂ ਦੀ ਐਮਰਜੈਂਸੀ 
ਲਗਾ ਦਿੱਤੀ। ਸੜਕਾਂ 'ਤੇ ਆਵਾਜਾਈ ਠੌਪ ਹੋ ਚੁਕੀ ਸੀ। ਲੋਕਾਂ 
ਲਈ ਖਾਣ ਨੂੰ ਕੁੱਝ ਨਹੀਂ ਸੀ ਬਚਿਆ। ਕਰਫਿਊ ਲਾ ਦਿੱਤਾ 
ਫੈਲਾਉਣੀਆਂ ਸ਼ੁਰੁ ਕਰ ਦਿੱਤੀਆਂ ਗਈਆਂ। ਬਿਨਾਂ ਵਾਰਟ ਦੇ 
ਸੌਜਿਓਂ ਖੋਬਿਓਂ, ਹਰ ਆਵਾਜ਼ ਕੋਢਣ ਵਾਲੇ ਨੂੰ ਜੇਲਾਂ ਵਿਚ 
ਤੁਨਣਾ ਸ਼ੁਰ ਕਰ ਦਿੱਤਾ ਗਿਆ। ਖ਼ਬਰਾਂ ਉੱਤੇ ਰੋਕ ਲਾ ਦਿੱਤੀ 
ਗਈ। ਰੇਡੀਓ, ਟੀ.ਵੀ. ਉੱਤੇ ਮਿਲਟਰੀ ਕਾਬਜ਼ ਹੋ ਗਈ। 
ਅਖ਼ਬਾਰਾਂ ਜਿਹੜੀਆਂ ਸੋਚ ਲਿਖਦੀਆਂ ਸਨ, ਉਹ ਵੀ ਜ਼ਬਤ ਕਰ 
ਲਈਆਂ ਗਈਆਂ ਤੇ ਸਿਰਫ਼ ਉਹੀ ਅਖ਼ਬਾਰਾਂ ਨਿਕਲਣ ਦਿੱਤੀਆਂ 
ਗਈਆਂ ਜੋ ਹੁਕਮਰਾਨਾਂ ਦੀ ਨੀਤੀ ਨੂੰ ਸਹੀ ਕਰਾਰ ਦੇ ਰਹੀਆਂ 
ਸਨ। 

ਹਰ ਰੋਜ਼ ਰਾਤ ਨੂੰ ਰੇਡ ਮਾਰ ਕੇ ਪੁਲਿਸ ਵੋਡੀ ਗਿਣਤੀ 
ਮੁਜ਼ਾਹਰਾ ਕਰਨ ਵਾਲਿਆਂ ਨੂੰ ਫੜ ਕੇ ਲਿਜਾਉਣ ਲੌਗੀ। ਇਕੋ 
ਰਾਤ 20 ਲੇਬਰ ਯੂਨੀਅਨ ਦੇ ਲੀਡਰ ਫੜ ਲਏ ਗਏ ਤੇ ਰੋਕਣ 
ਵਾਲਿਆਂ ਨੂੰ ਰਬੜ ਦੀਆਂ ਗੋਲੀਆਂ ਤੇ ਅਥਰੂ ਗੈਸ ਦੇ ਗੋਲਿਆਂ 
ਨਾਲ ਜ਼ਖ਼ਮੀ ਕਰ ਦਿੱਤਾ ਗਿਆ। 

ਅਖ਼ੀਰ 9 ਅਪਰੈਲ 2000 ਨੂੰ ਅਚਾਕਾਕੀ ਸ਼ਹਿਰ ਨੇੜੇ 
ਝੜਪ ਵਿਚ ਬੈਰੀਕੇਡ ਹਟਾਉਂਦੇ ਲੋਕਾਂ ਉੱਤੇ ਫੌਜੀਆਂ ਨੇ ਗੋਲੀਆਂ 


ਫਰਵਰੀ-੨੦੨੧ 
(੨੦੨।੮॥0੫॥01੩/|.੦੦।੧ 


ਚਲਾ ਦਿੱਤੀਆਂ। ਦੋ ਮਰ ਗਏ ਤੇ ਅਨੌਕ ਜ਼ਖ਼ਮੀ ਹੋ ਗਏ। ਲੋਕਾਂ ਦੇ 
ਸਬਰ ਦਾ ਬੈਨ ਟੋਂਟ ਗਿਆ। ਹਜੂਮ ਨੇ ਅਗਾਂਹ ਹੋ ਕੇ ਫੌਜੀਆਂ ਦੇ 
ਹਥਿਆਰ ਖੋਹ ਲਏ ਤੇ ਵਾਪਸ ਫੌਜੀਆਂ ਉੱਤੇ ਗੋਲੀਆ ਦਾ ਮੀਂਹ 
ਵਰ੍ਹਾ ਦਿੱਤਾ। 
ਓਮਰ ਜੀਸਸ, ਜੋ ਹੌਲੇ ਤੋਂ ਡਰ ਕੇ ਜ਼ਖ਼ਮੀ ਹਾਲਤ ਵਿਚ ਹਸਪਤਾਲ 
ਲੁੱਕ ਗਿਆ ਸੀ ਅਤੇ ਲੋਕਾਂ ਉੱਤੇ ਗੋਲੀਆਂ ਦਾ ਮੀਂਹ ਵਰ੍ਹਾਉਣ ਦਾ 
ਹੁਕਮ ਦੇ ਰਿਹਾ ਸੀ, ਨੂੰ ਫੜ ਲਿਆ ਤੇ ਮਜੇ ਤੋਂ ਘੜੀਸ ਕੇ ਹੇਠਾਂ 
ਲਾਹ ਕੇ ਕੌਟ-ਕੌਂਟ ਕੇ ਸਰੀਰ ਦੇ ਟੋਟੇ ਕਰ ਕੇ ਮਾਰਮੁਕਾਇਆ। 

ਨਾਜ਼ੁਕ ਹਾਲਾਤ ਵੇਖਦਿਆਂ ਸਰਕਾਰ ਨੇ ਝਟਪਟ ਪੁਲਿਸ 
ਤੇ ਫੌਜੀਆਂ ਦੀ ਤਨਖ਼ਾਹ ਵਿਚ 50 ਫੀਸਦੀ ਵਾਧਾ ਕਰ ਦਿੱਤਾ ਤਾਂ 
ਜੋ ਕਿਤੇ ਇਹ ਵੀ ਮੋਰਚੇ ਵਿਚ ਸ਼ਾਮਲ ਨਾ ਹੋ ਜਾਣ। ਇਜ ਪੁਲਿਸ 
ਕਰਮੀਆਂ ਦੀ ਤਨਖਾਹ ਲਗਭਗ 120 ਡਾਲਰ ਪ੍ਰਤੀ ਮਹੀਨਾ ਹੋ 
ਗਈ ਤੇ ਉਹ ਆਪਣੀ ਡਿਊਟੀ ਨਿਭਾਉਣ ਲਈ ਡਟੇ ਰਹੇ। 

ਲੋਕਾਂ ਵਿਚ ਫੋਂਟ ਪਾਉਣ ਲਈ ਸਰਕਾਰ ਨੇ ਇਹ ਭਰਮ 
ਫੈਲਾ ਦਿੱਤਾ ਕਿ ਮੋਰਚੇ ਵਿਚ ਸ਼ਾਮਲ ਲੋਕ ਔਤਵਾਦੀ ਹਨ ਜਾਂ 
ਨਸ਼ਾ ਵੇਚਣ ਵਾਲੇ ਜਰਾਇਮ ਪੇਸ਼ਾ ਲੋਕ ਹਨ। ਇਸ ਗੌਲ ਨਾਲ 
ਕਿਸਾਨਾਂ ਵਿਚ ਹੋਰ ਰੋਹ ਪੈਦਾ ਹੋ ਗਿਆ। ਕੌਂਝ ਸਿਆਸੀ ਲੋਕਾਂ ਨੇ 
ਵੀ ਇਸ ਮੁਹਿਮ ਵਿੱਚੋਂ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਤੇ ਸਰਕਾਰ 
ਵਿਰੋਧ ਲੋਕਾਂ ਨੂੰ ਭੜਕਾ ਕੇ ਤਖ਼ਤਾ ਪਲਟਨ ਦੀ ਗੌਲ ਕੀਤੀ। 

ਇਸ ਸਮੇਂ ਪਿੰਡਾਂ ਦੇ ਸਕੂਲਾਂ ਦੇ ਅਧਿਆਪਕਾਂ ਨੇ ਕਮਾਨ 
ਸਾਂਭੀ ਤੇ ਲੋਕਾਂ ਦੀ ਅਗਵਾਈ ਕੀਤੀ। ਉਹ ਆਪ ਵੀ ਤਨਖ਼ਾਹ 
ਵਧਾਉਣ ਦੀ ਮਗ ਕਰਨ ਲੌਗੇ। ਲਗਭਗ ਪੂਰੇ ਮੁਲਕ ਵਿਚ ਹੀ 
ਤਰਥੋਲੀ ਮਚ ਚੌਂਕੀ ਸੀ। 

ਆਖ਼ਰੀ ਮੋੜਾ ਵਿਕਟਰ ਹੁਗੋ ਦੀ ਮੌਤ ਨਾਲ ਪਿਆ। 
ਹਜ਼ਾਰਾਂ ਲੋਕਾਂ ਦਾ ਨੌਜਵਾਨ ਵਿਕਟਰ ਦੀ ਲਾਸ਼ ਨਾਲ ਕੀਤਾ 
ਮੁਜ਼ਾਹਰਾ ਸਰਕਾਰੀ ਤਤਰ ਨੂੰ ਡਾਵਾਂਡੋਲ ਕਰ ਫਿਆ। 

ਅਖ਼ੀਰ ਸਰਕਾਰ ਨੂੰ ਲੋਹ-ਰੋਹ ਔਗੇ ਝੁਕਣਾ ਪਿਆ ਤੇ 
200 ਮਿਲੀਅਨ ਡਾਲਰ ਦਾ ਕੈਟਰੈਕਟ ਤੋੜਨਾ ਪਿਆ। ਇਸ 
ਫ਼ੈਸਲੇ ਤੋਂ ਬਾਅਦ ਹੀ ਵਿਕਟਰ ਹੂਗੋ ਦੇ ਸਰੀਰ ਨੂੰ ਕਬਰ ਨਸੀਬ 
ਹੋਈ। 

ਵਰਲਡ ਬੈਂਕ ਨੇ ਉਸ ਸਮੇਂ ਬੋਲੀਵੀਆ ਦੀ ਸਰਕਾਰ ਨੂੰ 
ਹਦਾਇਤ ਕੀਤੀ ਕਿ ਕਰਜ਼ ਲੈਣ ਦੀ ਥਾਂ ਸਬਸਿਡੀਆਂ ਬਦ ਕਰ 
ਕੇ, ਪਾਣੀ ਨੂੰ ਜ਼ਾਇਆ ਹੋਣ ਤੋਂ ਬਚਾਉਣ ਲਈ ਹਰ ਕਿਸਾਨ ਤੋਂ 
ਵਾਜਬ ਪਾਣੀ ਦਾ ਮੁਲ ਲਿਆ ਜਾਵੇ ਪਰ ਮੁਫ਼ਤ ਪਾਣੀ ਕਿਸੇ ਨੂੰ ਵੀ 


ਵਰਿਆਮ 
5।। ੨੧੧0੫ 0301 5॥੧0। 4। ੬003% 


੮੩੨ 


ਨਾ ਦਿੱਤਾ ਜਾਵੇ ਤਾਂ ਜੋ ਕੁਦਰਤੀ ਖ਼ਜ਼ਾਨਾ ਬਚਾਇਆ ਜਾ ਸਕੇ। 

ਸੈਨ 2000 ਦੇ ਅਪਰੈਲ ਨੂੰ ਇਤਿਹਾਸਕ ਪਾਣੀਆਂ ਦੇ 
ਸੈਘਰਸ਼ ਦਾ ਨਾਂ ਦੇ ਦਿੱਤਾ ਗਿਆ ਕਿਉਂਕਿ ਇਸ ਦਿਨ 
ਬੋਲੀਵੀਅਨ ਕਿਰਤੀਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਹਾਵੀ 
ਹੋਣ ਤੋਂ ਰੋਕ ਲਿਆ ਤੇ ਬੋਲੀਵੀਆ ਸਰਕਾਰ ਨੂੰ ਕਿਸਾਨਾਂ ਔਗੇ 
ਹਾਰ ਮਨ ਕੇ ਆਪਣਾ ਗ਼ਲਤ ਫ਼ੈਸਲਾ ਵਾਪਸ ਲੈਣਾ ਪਿਆ। 

ਇਸ ਤੋਂ ਬਾਅਦ ਸਰਕਾਰ ਦੀ ਅੜੀ ਸਦਕਾ ਸਨ 
2005 ਤੌਕ ਕੋਕਾਬਾਂਬਾ ਦੇ 30,000 ਲੋਕਾਂ ਨੂੰ ਹਰ ਰੋਜ਼ ਸਿਰਫ਼ 
ਦਿਨ ਵਿਚ ਤਿਨ ਘੰਟੇ ਪਾਣੀ ਮਿਲਦਾ ਰਿਹਾ ਤੇ ਗਰੀਬਾਂ ਤੋਂ 
ਕੀਮਤ 10 ਗੁਣਾ ਵਧ ਵਸੂਲ ਕੀਤੀ ਜਾਂਦੀ ਰਹੀ ਪਰ ਪਾਣੀ 
ਮਿਊਂਸੀਪੈਲਿਟੀ ਰਾਹੀਂ ਹੀ ਆਉਂਦਾ ਰਿਹਾ। 

ਇਸ ਇਤਿਹਾਸਕ ਪਾਣੀਆਂ ਦੀ ਜੋਗ ਅਤੇ 
ਕਿਰਤੀਆਂ ਦੀ ਕਾਰਪੋਰੇਟ ਘਰਾਣਿਆਂ ਉੱਪਰ ਜਿੱਤ ਉੱਤੇ ਅਨੇਕ 
ਫਿਲਮਾਂ ਬਣ ਚੌਕੀਆਂ ਹਨ। ਉਦੋਂ ਇਹ ਨਾਅਰਾ ਬੁਲੈਦ 
ਹੋਇਆ-“ਤੁਸੀਂ ਕਾਨੂੰਨ ਲਿਖੋ, ਅਸੀਂ ਇਤਿਹਾਸ ਲਿਖਾਂਗੇ !” 

ਇਹ ਨਾਅਰਾ ਔਜ ਤਾਈਂ ਦੁਨੀਆ ਦੇ ਜਿਸ ਹਿੱਸੇ 
ਵਿਚ ਕਿਰਤੀਆਂ ਦਾ ਸੈਘਰਸ਼ ਦਿਸਿਆ ਹੈ, ਬੁਲੈਦ ਹੋਇਆ ਹੈ। 
ਇਤਿਹਾਸ ਗਵਾਹ ਹੈ ਕਿ ਦੁਨੀਆ ਦੇ ਹਰ ਕੋਨੇ ਵਿਚ ਕਿਰਤੀਆਂ 
ਤੇ ਗ਼ਰੀਬਾਂ ਨੇ ਹੀ ਕਾਂਤੀ ਲਿਆਉਣ ਵਿਚ ਪਹਿਲ ਕੀਤੀ ਹੈ। 

ਜੇ ਮੌਜੂਦਾ ਕਿਸਾਨੀ ਸੈਘਰਸ਼ ਵੇਲ ਝਾਤ ਮਾਰੀਏ ਤਾਂ 
ਇਨ ਬਿਨ ਇਹੋਂ ਕੁਂਝ ਵਾਪਰ ਰਿਹਾ ਹੈ। ਨਵੇਂ ਵਰ੍ਹੇ ਉੱਤੇ ਇੰਕ ਨਵੀਂ 
ਸੋਚ ਤੇ ਯੁਗ ਪਲਟਾਊ ਸਘਰਸ਼ ਵੇਖਣ ਨੂੰ ਮਿਲ ਰਿਹਾ ਹੈ। 

ਦਿੱਲੀ ਉੱਤੇ ਜੋ ਵੀ ਕਾਬਜ਼ ਹੁਦਾ ਰਿਹਾ ਹੈ, ਉਹ 
ਕਿਰਤੀਆਂ ਤੇ ਅਣਖੀਲੇ ਜੋਧਿਆਂ ਨੂੰ ਦਬਾਉਣ ਅਤੇ ਆਪਣੀ 
ਚੜ੍ਹਤ ਬਣਾਈ ਰੌਖਣ ਲਈ ਬਜ਼ਿਦ ਰਿਹਾ ਹੈ। ਸਿਰਫ਼ ਸਾਡੇ ਮੁਲਕ 
ਵਿਚ ਹੀ ਨਹੀਂ, ਹਰ ਮੁਲਕ ਦਾ ਤਖ਼ਤ ਹੀ ਆਪਣੇ ਤਖ਼ਤ-ਨਸ਼ੀਂ 
ਨੂੰ ਡਾਢਾ ਬਣਾ ਦਿੰਦਾ ਰਿਹਾ ਹੈ। ਪਰ ਇਹ ਗੌਲ ਫਿਰ ਵੀ ਅਗਲਾ 
ਹੁਕਮਰਾਨ ਯਾਦ ਨਹੀਂ ਰਖਦਾ ਕਿ ਤਖ਼ਤ ਸਦੀਵੀ ਨਹੀਂ ਹੁੰਦੇ। 
ਇਨ੍ਹਾਂ ਕੁਰਸੀਆਂ ਉੱਤੇ ਬੈਠਣ ਵਾਲੇ ਦੀ ਸੋਚ ਹੀ ਉਸ ਨੂੰ ਤਖ਼ਤ 
ਤੋਂ ਉਤਰਨ ਬਾਅਦ ਉਸ ਬਾਰੇ ਇਤਿਹਾਸ ਵਿਚ ਚੰਗਾ ਜਾਂ ਮਾੜਾ 
ਕਹਿ ਕੇ ਯਾਦ ਕਰਵਾਉਂਦੀ ਹੈ। 

ਇੰਕ ਅਹਿਮ ਮੋਂਦਾ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ। 
ਪਿਛਲੇ 25 ਸਾਲਾਂ ਵਿਚ ਐਨ.ਸੀ.ਆਰ.ਬੀ. ਵੌਲੋਂ ਜਾਰੀ ਕੀਤੇ 
ਅਕੜਿਆਂ ਮੁਤਾਬਕ, ਲਗਭਗ 4 ਲੌਖ ਕਰਜ਼ੇ ਹੇਠ ਦੱਬੇ ਕਿਸਾਨਾਂ 
ਨੇ ਖ਼ੁਦਕੁਸ਼ੀ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਵੀ ਹਜ਼ਾਰਾਂ ਹੋਰ ਹਨ 


ਫਰਵਰੀ-੨੦੨੧ 
(੨੦੨।੮॥0੫॥01੩/1.੦੦।੧ 





ਜੋ ਗੁਮਨਾਮੀ ਦੀ ਮੌਤ ਮਰ ਗਏ। ਸਿਰਫ਼ ਸਾਲ 2019 ਵਿਚ ਹੀ 
10,281 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ। ਕੀ ਇਹ 
ਖ਼ੁਦਕੁਸ਼ੀਆਂ ਸਿਰਫ਼ ਕਾਨੂੰਨ ਰੋਦ ਕਰਵਾ ਕੇ ਪਹਿਲਾਂ ਵਾਲੇ ਹਾਲ 
ਵਿਚ ਪਹੁੰਚ ਕੇ ਰੌਕ ਜਾਣਗੀਆਂ? ਇਸ ਪਖ ਬਾਰੇ ਧਿਆਨ ਕਰਨ 
ਦੀ ਲੋੜ ਹੈ ਤਾਂ ਜੋ ਕਰਜ਼ਈ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ 
ਰੋਕੀਆਂ ਜਾ ਸਕਣ। 

100 ਤੋਂ ਵੌਧ ਕਿਸਾਨ ਤਾਂ ਹੁਣ ਦੇ ਸੈਘਰਸ਼ ਵਿਚ 
ਜਾਨਾਂ ਗੁਆ ਦੁੱਕੇ ਹਨ। ਸਿਘੁ ਬਾਰਡਰ ਹੁਣ ਟਰਾਲੀਪੁਰਾ ਜਾਂ 
ਟਰਾਲਿਸਤਾਨ ਕਹਾਇਆ ਜਾਣ ਲੌਂਗ ਪਿਆ ਹੈ। ਉੱਥੇ ਦੀ 


ਦਾ ਗਿੱਟਾ ਟੋਂਟਿਆ ਹੋਇਆ ਸੀ। ਸ਼ਭੂ ਬੈਰੀਅਰ ਤੋਂ ਲੈਘਣ ਸਮੇਂ 
ਪੁਲਿਸ ਦੀਆ ਡਾਂਗਾਂ ਸਦਕਾ ਇਹ ਟੋਂਟਿਆ ਸੀ। ਪਲਸਤਰ ਵਾਲੀ 
ਲਤ ਨਾਲ ਕੁੰਡਲੀ ਵਿਖੇ ਬੈਠੀ ਇਸ ਮਾਤਾ ਦਾ ਕਹਿਣਾ ਹੈ, “ਮੈਨੂੰ 
ਡਾਕਟਰ ਕਹਿਦੈ-ਆਰਾਮ ਜ਼ਰੂਰੀ ਹੈ ਨਹੀਂ ਤਾਂ ਲੌਤ ਹਮੇਸ਼ਾ ਲਈ 
ਨਕਾਰਾ ਹੋ ਜਾਣੀ ਹੈ। ਮੇਰਾ ਕੋਈ ਧੀ-ਪੌਤ ਨਹੀਂ। ਪਤੀ ਦੀ ਮੌਤ 
ਹੁਣੇ ਹੋਈ ਹੈ। ਲੌਤ ਲਹਿ ਵੀ ਗਈ ਤਾਂ ਕੋਈ ਪ੍ਰਵਾਹ ਨਹੀਂ। ਪਰ 
ਮੇਰੇ ਹਜ਼ਾਰਾਂ ਪੁਤਰ ਧੀਆਂ ਜੋ ਏਥੇ ਠੰਡ ਵਿਚ ਬੈਠੇ ਹਨ, ਉਨ੍ਹਾਂ ਲਈ 
ਰੋਟੀਆਂ ਬਣਾਉਣ ਦੀ ਸੇਵਾ ਜ਼ਰੂਰ ਕਰਨੀ ਹੈ।” 

ਇਹੋ ਜਿਹੇ ਹਜ਼ਾਰਾਂ ਦੀ ਗਿਣਤੀ ਵਿਚ ਇਕਠੇ ਹੋਏ 
ਸੈਘਰਸ਼ੀ, ਜੋ ਪੂਰੇ ਭਾਰਤ ਵਿੱਚੋਂ ਪਹੁਚ ਰਹੇ ਹਨ ਤੇ ਹਰ ਵਰਗ 


ਦੁਨੀਆ ਦਾ ਧਿਆਨ ਖਿਚਿਆ ਹੈ। ਨਾਲ ਸੈਬਧਤ ਹਨ, ਨਾਲ ਆਵਾਜ਼ ਬੁਲੈਦ ਕਰਦਿਆਂ ਅਤ ਵਿਚ 
ਮੌਜੂਦਾ ਸੈਘਰਸ਼ ਵਿਚਲੀਆਂ ਦੋ ਘਟਨਾਵਾਂ ਸਾਂਝੀਆਂ _ਇਹੀ ਕਹਿਣਾ ਚਾਹੁੰਦੀ ਹਾਂ- 

ਕਰਨਾ ਚਾਹੁੰਦੀ ਹਾਂ। ਰਤ ਪੀਣੀ, ਡਾਢੀ ਦਿੱਲੀਏ, 
ਪਹਿਲੀ, ਗੁਰਦਾਸਪੁਰ ਦੇ ਪਿੰਡ ਚਿੰਟੀ ਦੇ ਹਰਪ੍ਰੀਤ ਇਤਿਹਾਸ ਸਿਰਜਣ ਵਾਲਿਆਂ ਉੱਤੇ, 

ਸਿਘ ਦੀ। ਉਸ ਦੀ ਪਤਨੀ ਦੀ ਮੌਤ ਹੋ ਗਈ ਤਾਂ ਸੈਘਰਸ਼ `ਚੋਂ ਨਾ ਵਗਾ ਹਵਾਵਾਂ ਤੌਤੀਆਂ! 

ਵਾਪਸ ਪਰਤ ਕੇ ਅਤਮ ਰਸਮਾਂ ਪੂਰੀਆਂ ਕਰਨ ਬਾਅਦ ਬਜ਼ੁਰਗ ਕਿਰਤੀਆਂ ਦਾ ਪਰਚਮ, 

ਮਾਂ ਤੇ ਬਚਿਆਂ ਨੂੰ ਛੋਡ ਵਾਪਸ ਸਿਘੂ ਬਾਰਡਰ ਉੱਤੇ ਡਟ ਗਿਆ ਜੋ ਚੁਕ ਕੇ ਖੜ੍ਹੇ ਨੇ, 

ਤੇ ਕਹਿਣ ਲੈਂਗਿਆ, “ਘਰ ਵਾਲੀ ਨੂੰ ਨਹੀਂ ਬਚਾ ਸਕਿਆ ਪਰ ਗੁਰੂ ਦੀਆ ਫੋਜਾਂ ਨੇ, ਮਾਣਮੌਤੀਆਂ! 

ਪੰਜਾਬ ਦੀ ਹੋਂਦ ਜ਼ਰੂਰ ਆਖ਼ਰੀ ਸਾਹ ਤੌਕ ਬਚਾਉਣ ਦਾ ਜਤਨ ਬਚਿਆਂ ਦੀ ਮਾਹਰ, 

ਕਰਾਂਗਾ।” 28, ਪੀਤ ਨਗਰ, ਲੋਅਰ ਮਾਲ ਪਟਿਆਲਾ। 
ਦੂਜੀ, ਛਾਜਲੀ ਦੀ ਬਿਰਧ ਮਾਤਾ ਦੀ ਹੈ, ਜਿਸ ਦੇ ਪੈਰ ਸੈਪਰਕ : 0175-2216783 

ਵਰਿਆਮ ਦਿ ਫਰਵਰੀ-੨੦੨੧ 


5।। ੨੧੧0੫ 0301 5॥੧0। 4। ੬003% 


(੨੦੨।੮॥0੫॥01੩/|.੦੦।੧ 





ਬਿਖੜੇ ਪੈਂਡੇ 


ਬਹੁਤ ਵਾਰ ਲਿਖਣ ਲਈ ਕਲਮ ਚੱਕੀ ਤੇ ਵਿਚਾਰ 
ਆਇਆ ਕਿ ਕੁਝ ਸਹਿਜ ਤੇ ਕੋਮਲ ਵਿਚਾਰ ਸਾਂਝੇ ਕੀਤੇ ਜਾਣ, 
ਕੋਈ ਪ੍ਰਕਿਰਤੀ ਦੇ ਸੁਹੱਪਣ ਦੀ ਕਵਿਤਾ ਲਿਖੀ ਜਾਵੇ ਪਰ ਇਸ 
ਤਰ੍ਹਾਂ ਦਾ ਕੋਈ ਵੀ ਵਿਚਾਰ ਜ਼ਹਿਨ ਵਿੱਚ ਉਭਰਦਾ ਹੀ ਨਹੀਂ। 
ਜ਼ਹਿਨ ਵਿੱਚ ਤਾਂ ਵਾਰ ਵਾਰ ਕਿਸਾਨੀ,ਧਰਨੇ, ਅਦੋਲਨ, 
ਸ਼ਹੀਦੀਆਂ ਵਰਗੇ ਵਿਚਾਰ ਹੀ ਆਉਂਦੇ ਹਨ। ਆਉਣ ਵੀ ਕਿਵੇਂ 
ਨਾ, ਜਦੋਂ ਆਪਣਾ ਹੀ ਪਰਿਵਾਰ ਕਿਸੇ ਵੱਡੀ ਜੋਗ ਵਿੱਚ ਕੁੱਦ 
ਪਿਆ ਹੋਵੇ ਉਦੋਂ ਫਿਰ ਉਸਦੀ ਚਿੰਤਾ ਤੋਂ ਵੱਡੀ ਚਿੰਤਾ ਕਿਹੜੀ ਹੋ 
ਸਕਦੀ ਹੈ। 
ਹੈਰਾਨੀ ਹੁੰਦੀ ਹੈ ਸੋਚ ਕੇ ਕਿ ਮੁਗਲਾਂ, ਮੁਸਲਮਾਨਾਂ ਅਤੇ 
ਔਗਰੇਜ਼ਾਂ ਨੇ ਵਾਰੋ ਵਾਰ ਸਾਡੇ ਦੇਸ਼ ਤੇ ਹਕੂਮਤ ਕੀਤੀ ਅਤੇ 
ਸਜਾਵਾਂ ਦੇਣ ਵੇਲੇ ਹਰ ਹਕੂਮਤ ਨੇ ਬੱਚੇ, ਔਰਤਾਂ ਅਤੇ ਬਜ਼ੁਰਗਾਂ 
ਨੂੰ ਧਿਆਨ ਵਿੱਚ ਰੱਖਿਆ।ਹਰ ਵੇਲੇ ਹੀ ਬੇਦੋਸ਼ਿਆਂ ਨੂੰ ਸਜ਼ਾ ਦੇਣ 
ਵੇਲੇ ਹੁਕਮਰਾਨਾਂ ਦੇ ਹਿਰਦੇ ਕੰਬੇ।ਪਰ ਇਹ ਕਿਹੋ ਜਿਹੀ ਹਕੂਮਤ ਹੈ 
ਜਿਸਦਾ ਹਿਰਦਾ ਲਗਾਤਾਰ ਹੋ ਰਹੀਆਂ ਸਾਡੇ ਬਜ਼ੁਰਗਾਂ ਦੀਆਂ 
ਮੌਤਾਂ ਨੂੰ ਵੇਖ ਕੇ ਵੀ ਨਹੀਂ ਵਲੂੰਧਰਿਆ ਗਿਆ।ਰੂਹ ਕੰਬ ਉੱਠਦੀ 
ਹੈ ਧਰਨਿਆਂ ਤੇ ਬੈਠੇ ਸਾਡੇ ਆਪਣੇ ਪਰਿਵਾਰਾਂ ਦੀ ਹਾਲਤ ਦੇਖ ਕੇ 
ਅਤੇ ਧੁਰ ਅਦਰੋਂ ਲਾਹਨਤਾਂ ਨਿਕਲਦੀਆਂ ਹਨ ਅਜਿਹੀ ਹਕੂਮਤ 
ਇਤਿਹਾਸ ਗਵਾਹ ਹੈ ਕਿ ਸਰਕਾਰਾਂ ਤੋਂ ਬਾਗੀ ਹੋਣਾ ਕਦੇ ਵੀ 
ਸੌਖਾ ਰਾਹ ਨਹੀਂ ਹੁੰਦਾ ਅਤੇ ਨਾ ਹੀ ਕਦੇ ਹੋਵੇਗਾ। 
ਇਹ ਵਿਰੋਧਤਾ ਹਰ ਵਾਰ ਸਾਡੇ ਕੁਝ ਹਿੱਸਿਆਂ ਨੂੰ ਤਬਾਹ ਕਰਦੀ 
ਹੈ ਅਤੇ ਬਹੁਤਿਆਂ ਨੂੰ ਮਜਬੂਤ ਬਣਾ ਜਾਂਦੀ ਹੈ।ਇਸੇ ਤਰ੍ਹਾਂ ਇਸ 
ਸਰਕਾਰ ਵਿਰੋਧੀ ਅਦੋਲਨ ਨੇ ਵੀ ਸਾਨੂੰ ਬਹੁਤ ਕੁਝ ਸਿਖਾਇਆ ਹੈ 
ਅਤੇ ਸਾਡੇ ਐਦਰ ਬਹੁਤ ਕੁਝ ਜਗਾਇਆ ਵੀ ਹੈ। 
ਸਾਡੇ ਨੌਜਵਾਨ ਜਿਨ੍ਹਾਂ ਨੂੰ ਹਮੇਸ਼ਾ ਹੀ ਨਸ਼ੇੜੀ ਕਿਹਾ ਜਾਂਦਾ 
ਰਿਹਾ ਹੈ ਅਤੇ ਮੀਡੀਆ ਰਾਹੀ' ਵੀ ਜੱਟਾਂ ਦੇ ਮੇਡਿਆਂ ਨੂੰ ਗਲਤ 
ਢੈਗ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ ਅਤੇ ਲਗਾਤਾਰ ਕੀਤਾ ਜਾ 


ਵਰਿਆਮ 
5।। ੨੧੧0੫ 0301 5॥੧0। 4। €003% 


੮9 


- #਼ਖਮੀਤ ਕੱਰ ਚ0ਮਾੰ 
ਰਿਹਾ ਹੈ, ਜਦੋਂ ਵਹੀਰਾਂ ਘੱਤ ਕੇ ਸੜਕਾਂ ਤੇ ਉਤਰੇ ਤਾਂ ਸਾਨੂੰ ਪਤਾ 
ਹੈ ਤਾਂ ਉਹ ਜਾਨ ਦੀ ਪ੍ਰਵਾਹ ਕੀਤੇ ਬਗੈਰ ਉਸ ਤੱਕ ਪਹੁੰਚਣ ਦੀ 
ਕੋਸ਼ਿਸ਼ ਕਰਦੇ ਹਨ। ਖੇਤੀ ਜੋ ਮੱਢ ਕਦੀਮ ਤੋਂ ਹੀ ਸਾਡਾ ਕਿੱਤਾ, 
ਸਾਡੀ ਵਿਰਾਸਤ ਰਹੀ ਹੈ, ਜਦੋਂ ਸਰਕਾਰ ਨੇ ਇਸ ਨੂੰ ਪੈਦਾ 
ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਸਾਡੀ 
ਵਿਰਾਸਤ ਨੂੰ ਸਾਨੂੰ ਖ਼ਦ ਹੀ ਬਚਾਉਣਾ ਪਵੇਗਾ। 

ਜਿਹੜੇ ਪੰਜਾਬੀਆਂ ਨੂੰ ਹਰ ਵੇਲੇ ਧਰਮਾਂ ਦੇ ਨਾਂਅ ਤੇ 
ਲੜਾਇਆ ਜਾਂਦਾ ਹੈ ਜਦੋਂ ਉਹ ਸਾਰੇ ਹਿੰਦ-ਵਾਸੀਆਂ ਨਾਲ 
ਮਿਲ ਕੇ ਤੁਰਦੇ ਹਨ ਤਾਂ ਇਹ ਕਾਫਲਾ ਵਿਸ਼ਵ ਵਿਆਪੀ ਹੋ 
ਨਿਬੜਦਾ ਹੈ,ਇਹ ਵੀ ਅਸੀਂ ਇਸੇ ਅਦੋਲਨ ਤੋਂ ਸਿਖਿਆ ਹੈ। 
ਹਕੂਮਤਾਂ ਦੇ ਸਤਾਉਣ ਤੇ ਬੰਦੂਕਾਂ ਚੁੱਕਣ ਵਾਲੇ ਹੱਥ ਭਾਵੇਂ ਹਰ 
ਸਦੀ ਵਿੱਚ ਕਿਸਾਨੀ ਨਾਲ ਹੀ ਸੈਬਧਿਤ ਸਨ ਪਰ ਸਾਨੂੰ ਇਹ 
ਗੱਲ ਹੁਣ ਪਤਾ ਲੱਗੀ ਕਿ ਜਦੋਂ ਪੂਰੀ ਕਿਸਾਨੀ ਜਮਾਤ ਸੜਕਾਂ ਤੇ 
ਉੱਤਰਦੀ ਹੈ ਤਾਂ ਕਿਸ ਤਰ੍ਹਾਂ ਪੂਰਾ ਦੇਸ਼ ਉਸਦੇ ਨਾਲ ਹੋ ਤੁਰਦਾ ਹੈ। 
ਅੰਦੋਲਨ ਦਾ ਔਜਾਮ ਭਾਵੇਂ ਕਿਸੇ ਨੂੰ ਵੀ ਨਹੀਂ ਪਤਾ ਪਰ 
ਇੱਕ ਗੱਲ ਸਪੱਸ਼ਟ ਹੈ ਕਿ ਸਾਡੀ ਕੌਮੀ ਏਕਤਾ ਨੂੰ ਕੋਈ ਵੀ ਨਹੀਂ 
ਤੋੜ ਸਕਦਾ । ਮੁਸੀਬਤ ਆਉਣ ਤੇ ਅਸੀਂ ਹਮੇਸ਼ਾਂ ਹੀ ਇੱਕ ਹੰਦੇ 
ਰਹੇ ਹਾਂ ਅਤੇ ਹਮੇਸ਼ਾ ਹੀ ਹੁੰਦੇ ਰਹਾਂਗੇ। ਕੁਝ ਕੁ ਦੀ ਇਹ ਸੋਚ ਕਿ 
ਹੀ ਮੋਢੀ ਹੋਣਗੇ। ਖੇਤੀ ਨੂੰ ਵਿਰਾਸਤ ਸਮਝਣ ਵਾਲੇ ਜਦੋਂ ਇਸ 
ਵਿਰਾਸਤ ਨੂੰ ਮੋਢਿਆਂ ਤੇ ਚੁੱਕਣਗੇ ਤਾਂ ਉਹ ਦਿਨ ਦੂਰ ਨਹੀਂ 
ਪਹਿਲ ਮਿਲੇਗੀ। ਪੰਜਾਬ ਦੇ ਹਰ ਨੌਜਵਾਨ ਨੂੰ ਨਸ਼ੇੜੀ ਕਹਿਣ ਤੇ 
ਸਮਝਣ ਵਾਲੇ ਸੌ ਵਾਰ ਸੋਚਣਗੇ। ਅਦੋਲਨਾਂ ਅਤੇ ਮਜਾਹਰਿਆਂ 
ਦੇ ਇਹ ਪੈਂਡੇ ਭਾਵੇਂ ਬਹੁਤ ਬਿਖੜੇ ਨੇ ਪਰ ਹਰ ਵੇਲੇ ਨਸੀਹਤਾਂ ਦੀ 
ਕਿਤਾਬ ਲਿਖ ਜਾਂਦੇ ਨੇ ਤੇ ਸ਼ਾਇਦ ਰਹਿੰਦੀ ਦੁਨੀਆਂ ਤੱਕ ਲਿਖਦੇ 
ਰਹਿਣਗੇ। 
ਸੈਪਰਕ- 98124-58568 
ਫਰਵਰੀ-੨੦੨੧ 


(੨੦੨।੮॥0੫॥01੩/|.੦੦। 





ਇਕ ਮੁਲਾਕਾਤ - ਸੰਤ ਸਾਧਾ ਸਿੰਘ ਜੀ ਨਾਲ 


ਸੰਤ ਸਾਧਾ ਸਿੰਘ ਜੀ (ਪ੍ਰਧਾਨ ਨਾਮਧਾਰੀ ਸੰਗਤ ਦਿੱਲੀ) ਪਿੰਡ ਮਹਾਰ, ਤਹਿਸੀਲ ਨਾਰੋਵਾਲ, ਜਿਲ੍ਹਾ ਸਿਆਲਕੋਟ (ਹੁਣ 
ਪਾਕਿਸਤਾਨ) ਦੇ ਜੰਮਪਲ ਹਨ । ਜਿਸ ਵੇਲੇ ਦੇਸ਼ ਦੀ ਵੰਡ ਹੋਈ ਉਹ 15 ਸਾਲਾਂ ਦੇ ਨੌਜਵਾਨ ਸਨ (ਜਨਮ - 15 ਸਤੰਬਰ 1932) 
ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਸਨ । ਉਹਨਾਂ ਨੂੰ ਆਪਣੇ ਪਿੰਡ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਪਿੰਡ ਅਤੇ ਉਹਨਾਂ ਨਾਲ 
ਵਾਪਰੀਆਂ ਘਟਨਾਵਾਂ ਯਾਦ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਮਹਾਰ ਚਾਰ ਪੱਤੀਆਂ ਦਾ ਪਿੰਡ ਸੀ, ਜਿਸ ਵਿੱਚ ਪੰਜ 
ਮੰਦਰ, ਦੋ ਗੁਰਦਵਾਰੇ ਅਤੇ ਇੱਕ ਮਸਜਿਦ ਸੀ। ਉਨ੍ਹਾਂ ਦਾ ਪਿੰਡ ਨਾਰੋਵਾਲ ਤੋਂ ਦੱਖਣ ਵਾਲੇ ਪਾਸੇ 1! ਮੀਲ ਤੇ ਸੀ। ਉਨ੍ਹਾਂ ਦੇ 
ਪਿੰਡ ਵਿੱਚ 5-7 ਨਾਮਧਾਰੀ ਪਰਵਾਰ ਰਹਿੰਦੇ ਸਨ। 

ਦਿੱਲੀ ਤੋਂ ਸਰੀ ਨੀਲਮ ਡੋਗਰਾ ਜੀ ਨੇ ਸੰਤ ਜੀ ਨਾਲ 'ਹਿਜਰਤਨਾਮਾ 1947' ਦੀ ਲੜੀ ਹੇਠ ਇੱਕ ਮੁਲਾਕਾਤ ਰਿਕਾਰਡ 
ਕੀਤੀ, ਜਿਸ ਵਿੱਚ ਉਹਨਾਂ ਨੇ ਜਿਲ੍ਹਾ ਸਿਆਲਕੋਟ ਦੇ ਸੌ ਤੋਂ ਉੱਪਰ ਪਿੰਡਾਂ ਦੇ ਨਾਂ ਦੱਸੇ ਹਨ। ਇਸ ਤੋਂ ਪਹਿਲਾਂ ਸੰਤ ਜੀ ਨੇ 
ਨਾਮਧਾਰੀ ਧਰਮਸ਼ਾਲਾ, ਰਮੇਸ਼ ਨਗਰ, ਦਿੱਲੀ ਦੀ ਸਟੇਜ 'ਤੇ ਸਾਲ 2019 ਦੇ ਜੱਪ ਪ੍ਰਯੋਗ ਸਮੇਂ ਵੀ ਇਹਨਾਂ ਪਿੰਡਾਂ ਦੇ ਨਾਂ ਮੂੰਹ 
ਜ਼ਬਾਨੀ ਗਿਣਾਏ ਸਨ। ਸੰਤ ਜੀ ਦੀ ਯਾਦਦਾਸ਼ਤ ਦੀ ਦਾਦ ਦੇਣੀ ਤੇ ਬਣਦੀ ਹੀ ਹੈ, ਨਾਲ ਹੀ ਉਹਨਾਂ ਦੀਆਂ ਅਭੁੱਲ ਯਾਦਾਂ ਨੂੰ 
ਸਾਂਭਣਾ ਵੀ ਬਣਦਾ ਹੈ। ਇਸੇ ਮੰਤਵ ਨਾਲ ਅਸੀਂ ਸੰਤ ਜੀ ਦੀ ਸ੍ਰੀ ਨੀਲਮ ਡੋਗਰਾ ਨਾਲ ਹੋਈ ਮੁਲਾਕਾਤ ਵਿੱਚੋਂ ਇਹਨਾਂ ਪਿੰਡਾਂ ਦੇ 


ਨਾਂ ਲਿਖ ਰਹੇ ਹਾਂ। 


ਇਹਨਾਂ ਸਾਰੇ ਪਿੰਡਾਂ ਵਿੱਚ ਨਾਮਧਾਰੀ ਪਰਵਾਰ ਰਹਿੰਦੇ ਸਨ ਅਤੇ ਉਹਨਾਂ ਦੇ ਘਰਾਂ ਵਿੱਚ ਸਤਿਗੁਰੂ ਸਾਹਿਬਾਨ ਦੇ ਚਰਨ ਵੀ 


ਪਏ ਸਨ। 
ਪਿੰਡਾਂ ਦੇ ਨਾਂ - 
1.ਮਹਾਰ 21. ਹੱਲੋਵਾਲ 41. ਕੋਟ 61. ਗੱਜੋ ਕੇ 
2. ਰੈਬ 22. ਜੂਨ ਭਿੰਡਰ 42. ਕਲਾਮ 62. ਖਾਨਖਾਸ਼ਾ 
3. ਰਸੀਂਹਵਾਲ 23. ਜੂਨ ਗਰਾਂ 43. ਗਾਜੀਵਾਲ 63. ਬੱਲੋਵਾਲੀ 
4. ਚੰਦਿਆਵਾਲੀ 24. ਤਲਵੰਡੀ ਭਿੰਡਰਾਂ 44. ਚੰਦੋਵਾਲ 64. ਅਲੀਪੁਰ ਸੈਦਾਂ 
5. ਚੱਕ 25. ਮੱਲੋਂ ਕੇ 45. ਸੀਨੌਸ਼ਗਲ 65. ਚਾਹਲ 
6. ਪਾਸੀ ਕੇ 26. ਢੇ 46. ਮਾਂਗੀਆਂ 66. ਸੇਖੋਂ 
7. ਨੰਗਲ ਨਦੀਰ 27. ਦਾਤੇਵਾਲ 47. ਖੋਖਰ 67. ਕੋਟਲੀ ਮੁਹੰਮਦ ਸਦੀਕ 
8. ਰਾਂ 28. ਝੰਗੀ 48. ਘੱਕੇਕਲਾਸ 68. ਭੌਜੋ 
9. ਪੈਜੋਵਾਲੀ 29. ਟਪਿਆਲਾ 49. ਜਾਜਨਵਾਲਾ 69. ਕਿਲ੍ਹਾ ਸੋਭਾ ਸਿੰਘ 
10. ਕੁੱਲਾ 30. ਰੱਤਾ 50. ਮਹੀਉਦਾਤਾ 70. ਗਿੱਲ 
11. ਨਾਰੰਗ 31. ਗੋਤਾ 51. ਨੰਗਲ 71. ਸ਼ਹਿਜਾਦਾ 
12. ਦੌਦ 32. ਸਰਾਜ 52. ਭਿੱਖੀ ਕੇ ਨਵਾਦੇ 72. ਬਾਘਾ 
13. ਬਾਠਾਂਵਾਲਾ 33. ਧਾਰੀਵਾਲ 53. ਵਜੀਰਪੁਰ ਕੰਧਾਲਾ 73. ਢਿੱਲੀ 
14. ਜੀਜੇਵਾਲੀ 34. ਪੂੰਗ 54. ਸਾਗਰਪੁਰ 74. ਨਨਾਰ 
15. ਗਾੜੂਵਾਲ 35. ਡੱਡੀਆਂ 55. ਸੱਦੋਵਾਲਾ 75. ਚਾਚੋਵਾਲੀ 
16. ਰਈਆ 36. ਛੋੜ ਕੋਟ 56. ਚੜਭੱਟੀ 76. ਭਲਾ ਪਿੰਡ 
17. ਕਾਣੀ 37. ਮੀਰਪੁਰ 57. ਵਿਰਕ 77. ਖਾਨਪੁਰ 
18. ਖੋਖਰਵਾਲੀ 38. ਵਧਾਈ ਚੀਮਾ 58. ਮੋਜੋਕੇ 78. ਬਰਾੜ 
19. ਗਿੱਧੀਆਂ 39. ਮੀਰਗਪੁਰ 59. ਦਮਾਲਾ 79. ਧਮਥਲ 
20. ਬਾਲੇ ਕੇ 40. ਬਾਲੀਆ 60. ਕੇਸੋਵਾਲੀ 80. ਡੱਬਰਵਾਲ 
ਵਰਿਆਮ [ ੩੨ ਫਰਵਰੀ-੨੦੨੧ 


5।। ੨੧੧0੫ 0301 5॥੧0। 4। ੬003% 


(੨੦੨।੮॥0੫॥੦01੩/|.੦੦। 


81. ਬੱਲ ਸ਼ਾਹਾਂ ਕੇ 89. ਕਨ ਗਰਾਈਆਂ 
82. ਵੀਰੋਕੇ 90. ਬੂਰਾ ਡੱਲਾ 

83. ਵਰਿਆਮ 91. ਮਧੋਗੋਲ 

84. ਨਿਰਾਲਾ 92. ਫਤੂਹੀ ਚੱਕ 
85. ਮਸਤਾਨ 93. ਸ਼ੰਨੀਆ 

66. ਕੰਜਰੂਰ 94. ਵੀਰਮ 

87. ਪੰਨੂਆਂ 95. ਮੰਜੀ ਤੋੜ 

88. ਮੱਲਾਭਾਬੜਾ 96. ਕਿਆਮਪੁਰ 


97. ਜੱਸਰੀ 105. ਕੱਟੇ ਕੇ 
98. ਤਲਵੰਡੀ 106. ਗੁਜਰ ਕੋਟ 
99. ਕਾਹਲਵਾਂ 107. ਬਚਨੇ ਕੋਟ 
100. ਵੱਡਾ ਚੰਦੋਆ 108. ਮਸਤਾਨ 
101. ਤਖੀਆ 109. ਨੂਰ ਕੋਟ 
102. ਲਾਲੇਵਾਲੀ 110. ਸ਼ਕਰ ਗੜ੍ਹ 


103. ਲੰਗੜੀ ਦੋਆਬਾ 
104. ਧਨੀਏ ਕੇ ਬੇਟ 


111. ਚੱਕ ਅਮਰੂ 


ਇਸ ਮੁਲਾਕਾਤ ਨੂੰ ਪਾਠਕ ਯੂ ਟਿਯੂਬ 'ਤੇ ਇਸ ਲਿੰਕ ਤੇ ਵੇਖ ਸਕਦੇ ਹਨ- #੩੧੦੩੧੧੧4੦੭੩#੦੧੩॥੮੦੧ 7੧੧੦ 
031੩, ੧੧੦੫/31੧੦ 3੪10 || ੧0੦੧0੦ 5੫90011੩ 0#੨।। 3੪510੨ $੩੦੩). 


ਸੰਤ ਜੀ ਨੇ ਬੜੀ ਸ਼ਰਧਾ ਨਾਲ ਜਿਲ੍ਹਾ ਸਿਆਲਕੋਟ ਦੇ ਨਾਮਧਾਰੀ ਜੱਥੇਦਾਰਾਂ ਦੀ ਸੂਚੀ ਵੀ ਸਾਨੂੰ ਭੇਜੀ ਹੈ ਜੋ ਇਸ ਪ੍ਰਕਾਰ ਹੈ- 


ਬਾਬਾ ਜਵਾਹਰ ਸਿੰਘ, ਸਿਰਜੇਵਾਲੀਆ 
ਜੱਥੇਦਾਰ ਬੰਤਾ ਸਿੰਘ, ਬੁਰਾਡੁ 
ਜੱਥੇਦਾਰ ਸੰਤ ਸੁੰਦਰ ਸਿੰਘ ਜੀ, ਮੰਜੀ ਤੋੜ 
ਜੱਥੇਦਾਰ ਅਤਰ ਸਿੰਘ ਸਭਰਵਾਲ 
ਜੱਥੇਦਾਰ ਗਿਆਨ ਸਿੰਘ ਵੀਰੋਕੇ 
ਜੱਥੇਦਾਰ ਨੱਥਾ ਸਿੰਘ ਢੇ 
ਜੱਥੇਦਾਰ ਜਗਤ ਸਿੰਘ ਡੇਰ 
ਜੱਥੇਦਾਰ ਰੱਬ ਸਿੰਘ ਚੰਦੋਵਾਲ 
ਜੱਥੇਦਾਰ ਹਰਨਾਮ ਸਿੰਘ ਜਾਝਣਵਾਲ 
ਜੱਥੇਦਾਰ ਵੀਰ ਸਿੰਘ ਚਾਲ 
ਜੱਥੇਦਾਰ ਸਰੈਣ ਸਿੰਘ ਬਾਲ ਕੇ 


2 


ਵਰਿਆਮ 


5।। ੨੧੧0੫ 0301 5॥੧0। 4। ੬003% 


ਜੱਥੇਦਾਰ ਨਿਹਾਲ ਸਿੰਘ ਮਸੀਕੇ ਵਾਲੀਆ 
ਬਾਬਾ ਛੈਣਿਆਂ ਵਾਲਾ 

ਜੱਥੇਦਾਰ ਰਾਮਪੁਰ ਵਾਲੀਆ 
ਜੱਥੇਦਾਰ ਲਾਲ ਸਿੰਘ ਧਮਥਲ 
ਜੱਥੇਦਾਰ ਕਰਤਾਰ ਸਿੰਘ ਢੋਡਾ 

ਜੱਥੇਦਾਰ ਅਮਰ ਸਿੰਘ ਅੜਲੀਭਣ ਮਹਾਰ 


੯੬29 --------------- ਟਰਵਰੀ-੨੦੨੧ 


(੨੦੨।੮॥0੫॥01੩/1.੦੦। 


ਨੀਹਾਂ ਵਿੱਚ ਆਣ ਖੜ੍ਹ ਗਏ , 
ਨੰਨ੍ਹੋ ਬਾਲ ਦੋ ਗੋਬਿਦ ਦੇ ਪਿਆਰੇ। 
ਨੂਰੋ ਨੂਰ ਨੀਹਾਂ ਹੋ ਗਈਆਂ 

ਜਦ ਸੂਰਜਾਂ ਦੇ ਪਏ ਚਮਕਾਰੇ। 
ਨੀਹਾਂ ਵਿੱਚ - - - । 


ਥਰ- ਥਰ ਕੌਧਾਂ ਕੌਬੀਆਂ , 
ਜਾਵੇ ਦੇਖਿਆ ਨਾ ਨੂਰ ਨੂਰਾਨੀ । 
ਖਿੜ-ਖਿੜ ਰਹੇ ਹੱਸਦੇ , 
ਫੁੱਲਾਂ ਵਰਗੇ ਦੋ ਲਾਲ ਲਾਸਾਨੀ । 
ਧਰਤੀ ਨੇ ਧਾਹਾਂ ਮਾਰੀਆਂ 

ਰੋ ਪਏ ਸੀ ਨਜ਼ਾਰੇ ਸਾਰੇ। 

ਨੀਹਾਂ ਵਿੱਚ- - - । 


ਦਾਦੀ ਜੀ ਦੀ ਬੁੱਕਲ ਵਿਚੋਂ , 

ਨਿੱਘ ਦਾਦੇ ਦੇ ਪਿਆਰ ਵਾਲਾ ਮਾਣਿਆ। 
ਮਾਂ ਦੇ ਪਿਆਰ ਵਰਗਾ, 

ਦਾਦੀ ਸਿਰ 'ਤੇ ਚੰਦੋਆ ਤਾਣਿਆ । 
ਨਿੱਘੀ ਗਲਵਕੜੀ 'ਚੋਂ 

ਹੁੰਦੇ ਸਾਰੇ ਪਰਿਵਾਰ ਦੇ ਦੀਦਾਰੇ। 

ਨੀਹਾਂ ਵਿੱਚ - - - । 


ਨਿੱਕੇ- ਨਿੱਕੇ ਲਾਲਾਂ ਦੇ ਉੱਤੇ , 
ਵੱਡਾ ਸੂਬੇ ਨੇ ਸੀ ਕਹਿਰ ਕਮਾਇਆ। 
ਰੱਬ ਵਾਲਾ ਡਰ ਭੁੱਲਿਆ , 

ਜਦੋਂ ਡੰਨ ਸੀ ਸ਼ਰ੍ਹਾ ਦਾ ਲਾਇਆ। 
ਸ਼ੇਰਾਂ ਨੂੰ ਡਰਾ ਨਾ ਸੱਕੇ, 

ਸੂਬੇ ਮਾਰੇ ਸੀ ਜਿਹੜੇ ਲਲਕਾਰੇ। 
ਨੀਹਾਂ ਵਿੱਚ - - - । 


ਵਰਿਆਮ 


5।। ੨੧੧0੫ 0301 5॥੧0। 4। ੬003% 








ਝੁਕ ਨਹੀਂ ਸਿਰ ਸਕਦੇ , 

ਸੂਬੇ ਕਰ ਲੈ ਤੂੰ ਜੋਰ ਅਜਮਾਈ। 
ਲਾਲ ਅਸੀਂ ਦਸ਼ਮੇਸ਼ ਦੇ , 

ਸਦਾ ਜ਼ੁਲਮਾਂ ਤੇ ਕਰਦੇ ਚੜ੍ਹਾਈ 
ਗੂੰਜ ਪੈਂਦੀ ਐਬਰਾਂ ਤੇ, 

ਸਿੰਘ ਛੱਡਦੇ ਜਦੋਂ ਜੈਕਾਰੇ। 
ਨੀਹਾਂ ਵਿੱਚ- - -। 


ਸੂਬੇ ਦਾ ਨਿਸ਼ਾਨ ਮਿਟਿਆ, 
ਵੇਖੇ ਮੇਲੇ ਸਰਹੈਦ ਵਿੱਚ ਭਰਦੇ। 
ਅਤੇ ਸਿਜਦੇ ਕੰਧਾਂ ਨੂੰ ਕਰਦੇ । 
ਜਗਮਗ ਕਰਦੇ ਸਦਾ, 

ਸਭ ਗੁਰੂ ਦਸ਼ਮੇਸ਼ ਦੇ ਦੁਆਰੇ। 
ਨੀਹਾਂ ਵਿੱਚ ਆਣ- - । 


€ਟ੨$ -----.-.ਂ.ਂ.ਂ.-.-. ਫਰਵਰੀ-੨੦੨੧ 


(੨੦੨।੮॥0੫॥01੨/|.੦੦। 





<._ 6 9 <<. 


ਡਾਕੀਏ ਦੀ ਰਾਹ 


-ਰਮ਼ੇਸ਼ ਝੰੱਗਾ ਚੌਹਲਾ 


-ਬਲਲੀਰ /ਸੰਘ /ਢੱਲੋਂ, ਔਹਾਲੀ ਦੂਰ ਵਸੇਂਦਿਓ ਸੱਜਣੋਂ ! ਕੋਈ ਚਿੱਠੀ ਤਾਂ ਦਿਉ ਪਾ। 


ਜਗਜੀਤ ਗੁਰੂ ਜੀ ਪਿਆਰੇ, ਸਾਡੀ ਨਈਆ ਹੈ ਆਪ ਸਹਾਰੇ॥ 
ਤੁਸੀਂ ਇਸ ਦੇ ਮਾਂਝੀ ਬਣ ਕੇ, ਲਾ ਦੇਵੋ ਕਿਸੇ ਕਿਨਾਰੇ॥ 


ਵਿੱਚ ਭੰਵਰ ਦੇ ਫਸ ਗਈ ਕਿਸ਼ਤੀ, ਪਈ ਡੱਕੇ ਡੋਲੋਂ ਖਾਵੇ। 
ਚੱਪੂ ਮੇਰੇ ਹੱਥੋਂ ਛੁੱਟ ਗਏ, ਕੋਈ ਪੇਸ਼ ਨਾ ਜਾਵੇ। 
ਤੇਰੇ ਬਿਨ ਕੋਈ ਬੇਲੀ ਨਾਹੀਂ, ਸਾਗਰ ਡੂੰਘੇ ਖਾਰੇ। 


ਪੈਂਡੇ ਸਾਡੇ ਉੱਚੇ ਨੀਵੇਂ, ਮੈਜਲ ਦੂਰ ਦੁਰਾਡੀ। 
ਅੱਧਵਾਟੇ ਹੀ ਤੜਪ ਰਹੇ ਹਾਂ, ਕੋਈ ਵੀ ਸੁਣੇ ਨਾ ਸਾਡੀ। 
ਆਪ ਬਿਨਾ ਜਗਜੀਤ ਸਤਿਗੁਰ, ਦੇਵੇ ਕੌਣ ਸਹਾਰੇ। 


ਨਾ ਪਨ ਨਾ ਸੇਵਾ ਕੀਤੀ, ਨਾ ਕੋਈ ਧਰਮ ਕਮਾਇਆ। 
ਨਾ ਆਪ ਦਾ ਬਚਨ ਮੋਨਿਆ, ਨਾਹੀਂ ਨਾਮ ਧਿਆਇਆ। 
ਏਸੇ ਲਈ ਤਾਂ ਭਟਕ ਰਹੇ ਹਾਂ, ਨਾ ਉਰਵਾਰ ਨਾ ਪਾਰ। 


ਤੂੰ ਚਾਹੇਂ ਤਾਂ ਪਲ ਵਿੱਚ ਸੁੱਕ ਜਾਣ, ਡੂੰਘੇ ਸਾਗਰ ਭਾਰੇ। 
ਤੂੰ ਚਾਹੇਂ ਤਾਂ ਬਰਫਾਂ ਵਿੱਚੋਂ, ਸੀ 
ਪਿਗਲੇ ਪਰਬਤ ਚੜ੍ਹ ਜਾਂਦੇ ਨੇ, ਤੇਰੇ ਨਾਲ ਇਸ਼ਾਰੇ। 


ਦੇ ਦੇ ਮੈਨੂੰ ਨਾਮ ਆਪਣਾ, ਮੈਂ ਤੇਰਾ ਬਣ ਕੇ ਜੀਵਾਂ। 


ਮੈਂ ਅਮ੍ਰਿਤ ਬੂੰਦਾਂ ਛੱਡ ਕੇ, ਨਾ ਘੁੱਟ ਜ਼ਹਿਰ ਦੇ ਪੀਵਾਂ। 
“ਢਿੱਲੋਂ ਤੇ ਬਖਸ਼ਸ਼ ਕਰ ਦੇ, ਤੇਰੇ ਪਾਸ ਬੇਅਤ ਭੰਡਾਰੇ। 


ਵਰਿਆਮ 
5।। ੨੧੧0੫ 0301 5॥੧0। 4। ੬003% 


€ਖਿਨ 


ਖੜ੍ਹ ਕੇ ਵਿਚ ਬਰੁਹਾਂ,ਤੱਕਦਾ ਮੈਂ ਡਾਕੀਏ ਦੀ ਰਾਹ। 
ਉਂਝ ਤਾਂ ਰੋਜ਼ ਲਗਾਵੇ ਡਾਕੀਆ ਗਲੀ ਮੇਰੀ ਦਾ ਗੇੜਾ, 
ਪਰ ਮੇਰੀ ਆਸ ਉਮੀਦ ਵਾਲਾ ਨਾ ਕਰਕੇ ਜਾਵੇ ਨਿਬੇੜਾ, 
ਲੰਘ ਜਾਂਦਾ ਹੈ ਦਰਾਂ ਮੂਹਰ ਦੀ ਘੰਟੀ ਨੂੰ ਖੜਕਾ। 


ਮੰਨਿਆ ਹੋ ਕਿ ਚਿੱਠੀ ਲਿਖਣ ਦਾ ਯੁੱਗ ਨਹੀਂ ਹੁਣ ਰਿਹਾ, 
ਮੋਬਾਇਲ ਫ਼ੋਨ ਦੇ ਉਪਰ ਹੀ ਹੈ ਜਾਂਦਾ ਸਭ ਕੁੱਝ ਕਿਹਾ, 
ਚਿੱਠੀ ਵਾਲੇ ਲਿਫ਼ਾਫੇ ਤਾਈਂ ਈਮੇਲ ਗਈ ਖਾ। 


ਹਾਲ ਦਿਲਾਂ ਦਾ ਚਿੱਠੀ ਦੇ ਵਿਚ ਜਾਵੇ ਜਦੋਂ ਬਿਆਨਿਆਂ, 
ਅੱਧੀ ਮੁਲਾਕਤ ਚਿੱਠੀ ਨੂੰ ਹੀ ਜਾਂਦਾ ਹੈ ਪ੍ਰਵਾਨਿਆਂ, 
ਮੇਰੇ ਹਿੱਸੇ ਦੀ ਪ੍ਰਵਾਨਗੀ ਮੈਨੂੰ ਦਿਉ ਦਿਵਾ। 


ਸਕਦਾ ਹੈ ਕੋਲ ਤੁਹਾਡੇ ਕਮੀ ਵਕਤ ਦੀ ਹੋਵੇਗੀ, 


ਇਹ ਕਮੀ ਹੀ ਲਿਖਣ ਕਲਾ ਦੇ ਅੱਗੇ ਆ ਖਲ੍ਹੋਵੇਗੀ, 
ਇਸਦੇ ਕਾਰਨ ਲਿਖਣ ਕਲਾ ਨਾ ਦੇਣੀ ਕਿਤੇ ਭੁਲਾ। 


ਵਟਸ ਅੱਪ,ਟਵਿੱਟਰ,ਟਿੱਕ ਟਾਕ ਆਧੁਨਿਕਤਾ ਦੇ ਸੁਖ ਸਹੂਲਤ, 
ਵਿਚ ਵਿਛੋੜੇ ਉਪਜੇ ਜਿਹੜਾ ਕਰੇ ਦੂਰ ਨਾ ਉਹ ਦੁੱਖ ਸਹੂਲਤ, 
ਲਿਖਕੇ ਚਿੱਠੀ ਮਿੱਤਰ ਪਿਆਰਿਓ ! ਇਸ ਦੁੱਖ ਨੂੰ ਲਉ ਵੰਡਾਅ। 
ਜਾਵਨਾਵਾਂ ਦੀ ਗਿਟਟੀ ਗੰਜ ਤ ਦਟਫ ਵਾਂ ਜ 7ਟਜ, 
ਆਪ ਮੁਹਾਰੇ ਦਾਨਾਬਾਦ 'ਚੋ ਨਿਕਲ ਪੈਂਦੇ ਕਈ ਮਿਰਜੇ, 
ਆਪਣੇ ਦਿਲ ਦੀ ਸਾਹਿਬਾਂ ਦੇ ਦਰ ਦਿੰਦੇ ਅਲਖ਼ ਜਗਾ। 
ਚੰਬਾ,ਰੂੜੀਵਾਲਾ ਅਤੇ ਚੋਹਲਾ, ਜਦ ਚਿੱਠੀ ਵਿਚ ਬੋਲੂ, 
ਬਚਪਨ ਦੀਆਂ ਬੈਠਕਾਂ ਵਾਲਾ ਭੇਤ ਕਈਆਂ ਦਾ ਖੋਲੂ, 


“ਰਮੇਸ਼ ਬੱਗੇ” ਨੂੰ ਪੜ੍ਹ ਕੇ ਹੋ ਜੂ ਅਜੀਬ ਹੀ ਇੱਕ ਨਸ਼ਾ। 


ਸੈਪਰਕ - 9463132719 


ਫਰਵਰੀ-੨੦੨੧ 
(੨੦੨।੮॥0੫॥੦01੩/|.੦੦।੧ 





ਜਪ ਜੀ ਸਾਹਿਬ ਦੇ ਪੰਜ ਖੇਡ 


-ਚਰਨ ਸਆੰਚੋਵਾਲਵਾ 


ਧਰਮ ਖਡ 
ਧਰਮ ਖੇਡ 'ਚ ਬੰਦਾ ਪ੍ਰਵੇਸ਼ ਕਰਦਾ। ਏਥੇ ਆ ਕੇ ਬਿਬੇਕ ਫਿਰ ਬੁੱਧ ਹੁੰਦੀ। 
ਧਰਮਸਾਲ ਬਣ ਇਸ ਧਰਤ ਤਾਂਈ, “ਚਰਨ” ਹਉਮੈਂ-ਹੈਕਾਰ ਤੋਂ ਉੱਠ ਉੱਪਰ, 
ਸਭ ਨੂੰ ਸੱਚ ਦਾ ਰਹੇ ਉਪਦੇਸ਼ ਕਰਦਾ। ਕਰਨੀ ਏਥੇ ਆ ਕੇ ਤੁੱਧ-ਤੁੱਧ ਹੁੰਦੀ। 
ਦਿਨੇ ਰਾਤ ਰਹੇ ਕਰਤਾ ਤੇ ਗੁਣ ਗਾਉਂਦਾ, 
ਦਿਨੇ ਰਾਤ ਰਹੇ ਉਸਨੂੰ ਆਦੇਸ ਕਰਦਾ। 3 
ਜਿਵੇਂ-ਜਿਵੇਂ ਫਿਰ ਸਾਹਿਬ ਦਾ ਹੁਕਮ ਹੁੰਦਾ, ਕਰਮ ਖਡਾ 
ਤਿਵੇਂ ਤਿਵੇਂ ਫਿਰ “ਚਰਨ' ਦਰਵੇਸ ਕਰਦਾ। ਬਖਸ਼ਿਸ਼ ਜਿਨ੍ਹਾਂ ਤੇ ਆਪ ਕਰਤਾਰ ਕਰਦਾ, 
ਕਰਮਖੈਡ ਵਿਚ ਉਹ ਫਿਰ ਢੁੱਕ ਜਾਂਦੇ। 
ਉਹਦੀ ਯਾਦ 'ਚ ਹਰਦਮ ਰਹਿਣ ਸੀਤੇ, 
ਗਿਆਨ ਖੇਡ ਏਥੇ ਭੁੱਖ-ਪਿਆਸ ਸਭ ਮੁੱਕ ਜਾਂਦੇ। 
ਏਥੇ ਸਦਾ ਆਨੰਦ ਹੀ ਰਹੇ ਬਣਿਆ, 
ਜਿਵੇਂ ਬਚਪਚ 'ਚ ਬੱਚੇ ਨੂੰ ਮਾਂ ਦਿੰਦੀ, ਲਿਖ ਐਸੀ ਇਕ ਸਿਮਰਨ ਦੀ ਤੁਕ ਜਾਂਦੇ। 
ਆਪੇ ਗਿਆਨ ਦੀਆਂ ਦਿੰਦਾ ਲੋਰੀਆਂ ਫਿਰ। “ਚਰਨ” ਬਲੀ-ਬਲਵੈਤ ਹਉ ਉਹ ਕਿੱਡਾ, 
ਆਪਣੇ ਗਿਆਨ ਦੇ ਗੰਨੇ 'ਚ ਰਸ ਭਰਦਾ, ਸੀਸ ਜਿਸ ਅੱਗੇ ਸਭਦੇ ਝੁੱਕ ਜਾਂਦੇ। 
ਆਪੇ ਕਰ ਦਿੰਦਾ ਮਿੱਠੀਆਂ ਪੋਰੀਆਂ ਫਿਰ। 
ਆਪਣੇ ਗਿਆਨ ਦਾ ਤੀਸਰਾ ਖੋਲ ਨੇਤਰ, ਕੋ 
ਆਪਣੇ ਗਿਆਨ ਦੀਆਂ ਭਰਦਾ ਬੋਰੀਆਂ ਫਿਰ। ਸਚਖਡ 
ਆਪੇ “ਚਰਨ” ਨੂੰ ਫਰਸ਼ ਤੋਂ ਅਰਸ਼ ਕਰਕੇ, ਸਚ ਖੇਡ ਵਿੱਚ ਓਹੀ ਆ ਜਾ ਸਕਦਾ, 
ਕਰਦਾ ਦੇਸ਼-ਪੁਦੇਸ਼ ਮਸ਼ਹੁਰੀਆਂ ਫਿਰ। ਜਿਸਦੀ ਪਿੱਠ ਤੇ ਖੜਾ ਨਿਰੈਕਾਰ ਹੋਵੇ। 
ਪੌਣ ਠੰਡੀ ਵੀ ਜਿਸਦੇ ਅਨੁਸਾਰ ਹੋਵੇ। 
ਸਰਮ ਖੇਡ ਪੂਰਨ ਪੁਰਖ ਜਾਂ ਓਸਨੂੰ ਸੈਤ ਕਹਿ ਲਓ, 
ਏਥੇ ਮਨ ਦੀ ਅਵਸਥਾ ਹੈ ਘੜ ਹੁੰਦੀ, ਏਥੇ ਉਥੇ ਜਿਸਦੀ ਜੈ ਜੈ ਕਾਰ ਹੋਵੇ। 
ਏਥੇਆ ਕੇ ਹੀ ਬੁੱਧ-ਸਬੁੱਧ ਹੁੰਦੀ। ਏਥੇ ਉਥੇ ਦਾ “ਚਰਨ” ਹੋਏ ਇਲਮ ਜਿਸਨੂੰ, 
ਏਥੇ ਘਾਲਣਾ ਘਾਲਣੀ ਬਹੁਤ ਪੈਂਦੀ, ਅੱਖਰਾਂ ਵਿੱਚ ਨਾ ਜਿਹੜਾ ਉਤਾਰ ਹੋਵੇ। 
ਏਥੇ ਆ ਕੇ ਆਤਮਾ ਸ਼ੁੱਧ ਹੁੰਦੀ। ਸੈਪਰਕ - 98888-02323 
ਵਰਿਆਮ ਦਹ 


5।। ੨੧੧0੫ 0301 5॥੧0। 4। ੬003% 


ਫਰਵਰੀ-੨੦੨੧ 


(੨੦੨।੮॥0੫॥੦01੩/|.੦੦।੧ 





ਡਾ. ਹਰਨੇਕ ਸਿੰਘ ਕੋਮਲ 


1 
ਬਾਗਾਂ ਦੇ ਵਿੱਚ ਮੋਰਾਂ ਰੁਣਝੁਣ ਲਾਇਆ ਨਾ। 
ਗੀਤਾਂ ਵਰਗਾ ਮੌਸਮ ਕੋਈ ਆਇਆ ਨਾ। 
ਸੱਚ ਛੁਪਾ ਕੇ ਮਨ ਵਿੱਚ ਉਸ ਨੇ ਸਾਂਭ ਲਿਆ, 
ਸੱਚ ਨੂੰ ਉਸ ਨੇ ਗੀਤ ਬਣਾ ਕੇ ਗਾਇਆ ਨਾ। 
ਪੀੜ ਪਰਾਈ ਬੰਦਾ ਸਮਝੇ ,ਜਾਣੇ ਕੀ, 
ਭੌਰਾ-ਭਰ ਵੀ ਜਿਸ ਨੇ ਦਰਦ ਹੈਢਾਇਆ ਨਾ। 
ਵਿਹੜੇ ਦੇ ਵਿੱਚ ਬੂਟਾ ਸੀ ਇੱਚ ਚਾਨਣ ਦਾ, 
ਘਰ ਦੇ ਹਿੱਸੇਉਸ ਦਾ ਚਾਨਣ ਆਇਆ ਨਾ। 
ਆਪਣੇ ਹੱਥੀਂ ਰੱਖ ਅਨੇਕਾਂ ਵੱਢੇ ਨੇ, 
ਆਪਣੇ ਹੱਥੀਂ ਬੂਟਾ ਉਸ ਨੇ ਲਾਇਆ ਨਾ। 
ਕੂੜ ਕੁਫ਼ਰ ਦਾ ਨ੍ਹੇਰਾ ਵਧਦਾ ਜਾਂਦਾ ਹੈ, 
ਸੱਚ ਦਾ ਸੂਰਜ ਬਣ ਕੇ ਕੋਈ ਆਇਆ ਨਾ। 


੬4 

ਦਰਦ ਸਾਰਾ ਹੈਝੂ ਬਣ ਕੇ ਵਹਿ ਨਾ ਜਾਵੇ। 

ਸੁਪਨਾ ਕੋਈ ਹਸਰਤ ਬਣ ਕੇ ਰਹਿ ਨਾ ਜਾਵੇ। 
ਤਪਦੇ ਥਲ ਵਿੱਚ ਨੰਗੇ ਪੈਰੀਂ, ਤੁਰਦਾ ਰਾਹੀ, 
ਆਥਣ ਵੇਲੇ ਹਾਰ-ਹੰਭ ਕੇ ਬਹਿ ਨਾ ਜਾਵੇ। 
ਬੱਦਲ ਗਰਜੇ , ਰਾਮੂ ਦਾ ਦਿਲ ਧੜਕ ਰਿਹਾ ਹੈ, 
ਕੱਚਾ ਕੋਠਾ ਬਾਰਿਸ਼ ਦੇ ਵਿੱਚ ਢਹਿ ਨਾ ਜਾਵੇ। 
ਖਚਰੀ ਹਾਸੀ ਹੱਸਦਾ ਜ਼ਾਲਿਮ ਸੋਚ ਰਿਹਾ ਹੈ, 
ਬੋਦਾ ਕੋਈ ਹੱਸਣ ਯੋਗ ਰਹਿ ਨਾ ਜਾਵੇ। 

ਪਹਿਨ ਮਖੌਟਾ ਫਿਰਦਾ ਬੰਦਾ ਮੁੜ-ਮੁੜ ਸੋਚੇ, 
ਇਹ ਮਖੌਟਾ ਚੰਕ-ਚੁਰਸਤੇ ਲਹਿ ਨਾ ਜਾਵੇ। 


ਵਰਿਆਮ 


5।। ੨੧੧0੫ 0301 5॥੧0। 4। ੬003% 


ਦੋ ਗ਼ਜ਼ਲਾਂ 





ਸਾਰਾ ਜੀਵਨ ਮਾਂ-ਬੋਲੀ ਦੇ ਲੇਖੇ ਲਾ ਕੇ, 
ਕੋਮਲ ਸੋਚੇ: ਕਰਜਾ ਬਾਕੀ ਰਹਿ ਨਾ ਜਾਵੇ। 
ਸੈਪਰਕ- 93177-61414 


-#ਮਰਜਾੀਤ ਕੱਰ .ਐਰੰਡਾ` / 
ਕੱਤ ਕੱਤ ਕੇ ਮੋਹ ਦੀਆਂ ਤੰਦਾਂ, ਖੱਦਰ ਮੈਂ ਬਣਵਾਇਆ। 
ਨੈਣੀਂ ਬੀਜ ਸੁਨਹਿਰੀ ਸੁਪਨੇ, ਰੈਗ ਮਜੀਠ ਚੜ੍ਹਾਇਆ। 
ਕੋਮਲ ਫੁੱਲਾਂ ਵਰਗੇ ਜਜਬੇ, ਚਾਵਾਂ ਨਾਲ ਉਲੀਕੇ। 
ਚਾਅ ਰੇਸ਼ਮ ਦਾ ਸੂਈ ਦੇ ਵਿੱਚ, ਪਾ ਕੇ ਨਾਲ ਸਲੀਕੇ। 
ਜੋਬਨ ਰੁੱਤੇ, ਠਰੀਆਂ ਰਾਤਾਂ, ਲੁਕ ਛਿਪ ਤੋਪੇ ਭਰਦੀ। 
ਚੋਰੀ ਨਾ ਹੋ ਜਾਏ ਨਮੂਨਾ, ਏਸੇ ਗੱਲੋਂ ਡਰਦੀ। 
ਖਾਬ ਹਕੀਕਤ ਵਿੱਚ ਢਾਲਣ ਲਈ,ਕੱਢੇ ਫੱਲ ਨਿਆਰੇ। 
ਸੂਰਜ ਦੀ ਲਾਲੀ ਜਿਉਂ ਚਮਕੇ, ਉਹ ਸਾਰੇ ਦੇ ਸਾਰੇ। 
ਮਨ ਦੇ ਸੁੱਚੇ ਸ਼ੀਸ਼ੇ ਲਾ ਕੇ, ਰੀਝਾਂ ਨਾਲ ਸ਼ਿੰਗਾਰੀ। 


ਲਾ ਕੇ ਗੋਟਾ, ਕੱਟ ਕੇ ਧਾਗੇ, ਬੁੱਕਲ ਜਦ ਮੈਂ ਮਾਰੀ। 
ਦਿਲ ਦਾ ਪੰਛੀ ਖੁਸ਼ ਹੋ ਲਾਵੇ, ਐਬਰ ਵਿੱਚ ਉਡਾਰੀ। 
ਸ਼ਾਲਾਂ ਹੇਠਾਂ ਦਬ ਕੇ ਮੋਈ, ਰੀਝਾਂ ਦੀ ਫੁਲਕਾਰੀ। 


ਫਰਵਰੀ-੨੦੨੧ 


੮) 


(੨੦੨।੮॥0੫॥01੩/1.੦੦।੧ 





ਤੀਜੀ ਰੋਟੀ 


ਪਾਰਕ ਵਿਚ ਰੋਜ ਸ਼ਾਮ ਲੱਗਦੀ ਬਾਬਿਆਂ ਦੀ ਢਾਣੀ। ਉਸ ਵਿਚ ਬੈਠਾ 
ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਏਨੀ ਗੱਲ ਆਖ ਉੱਠਦਾ ਕੇ “ਹੇ ਸੱਚੇ- 
ਪਾਤਸ਼ਾਹ,ਕਦੀ ਕਿਸੇ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆਂ ਨਾ ਕਰੀਂ”, ਤਾਂ ਚਾਰੇ 
ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ! 
ਕੋਈ ਟਿਚਕਰ ਕਰਦਾ “ਕੀ ਗੱਲ ਗੁਰਮੁਖ ਸਿਆਂ ਘਰੋਂ ਸਿਰਫ ਦੋ ਹੀ 
ਮਿਲਦੀਆਂ ਨੇ ?” 
ਕੋਈ ਸੁਲਹ ਮਾਰਦਾ “ਭਾਈ ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ” 
ਕੋਈ ਸਵਾਲ ਕਰਦਾ “ਭਾਈ ਇਹ ਦੱਸ ਤੀਜੀ ਰੋਟੀ ਦਾ ਚੱਕਰ ਆਖ਼ਰ ਹੈ ਕੀ 
72 
ਉਹ ਅੱਗੋਂ ਹੱਸ ਛੱਡਿਆ ਕਰਦਾ! 
ਉਸ ਦਿਨ ਵੀ ਅਜੇ ਮਹਫ਼ਿਲ ਜੈਮਣੀ ਸ਼ੁਰੂ ਹੀ ਹੋਈ ਸੀ ਕੇ ਇੱਕ ਗੱਲ ਸੁਣ 
ਸੈਨਾਟਾ ਜਿਹਾ ਛਾ ਗਿਆ। 
ਮਹਫ਼ਿਲ ਦੀ ਸ਼ਾਨ ਅਤੇ ਨੁੱਕਰ ਵਾਲੀ ਕੋਠੀ ਵਾਲੇ ਖਨਾ ਸਾਬ ਬਜ਼ੁਰਗਾਂ ਵਾਸਤੇ ਬਣੇ ਆਸ਼ਰਮ ਵਿਚ ਭਰਤੀ ਹੋਣ ਜਾ ਰਹੇ ਸਨ ! 
ਓਹਨਾਂ ਦੇ ਕਨੇਡੀਅਨ ਮਡੇ ਦਾ ਆਖਣਾ ਸੀ ਕੇ ਭਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ ! 

ਫੇਰ ਕੁਝ ਘੜੀਆਂ ਦੀ ਸੈਨ-ਸਾਨ ਮਗਰੋਂ ਉਦਾਸ ਬੈਠੇ ਖਨਾ ਸਾਬ ਨੂੰ ਕਲਾਵੇ ਵਿਚ ਲੈਂਦੇ ਹੋਏ ਗੁਰਮੁਖ ਸਿੰਘ ਨੇ ਆਖਣਾ 
ਸ਼ੁਰੂ ਕੀਤਾ..ਆਜੋ ਮਿੱਤਰੋ ਅੱਜ ਤੁਹਾਨੂੰ ਆਪਣੀ “ਤੀਜੀ ਰੋਟੀ” ਦਾ ਰਾਜ ਦੱਸਦਾ ਹਾਂ! 
ਪਹਿਲੀ ਰੋਟੀ ਉਹ ਜਿਹੜੀ ਜੋਮਣ ਵਾਲੀ ਆਪਣੇ ਜਵਾਕ ਨੂੰ ਬੁੱਕਲ ਵਿਚ ਬਿਠਾ ਕੇ ਖਵਾਇਆ ਕਰਦੀ ਏ। 
ਉਸ ਨਾਲ ਢਿੱਡ ਤਾਂ ਭਰ ਜਾਂਦਾ ਪਰ ਜੀ ਕਰਦਾ ਕੇ ਅਜੇ ਹੋਰ ਵੀ ਖਾਈ ਜਾਈਏ। 
ਦੂਜੀ ਰੋਟੀ ਉਹ ਜਿਹੜੀ ਨਾਲ ਦੀ ਆਪਣੇ ਵੇਲੇ ਹੋਏ ਪੇੜੇ ਨਾਲ ਬਣਾਉਂਦੀ ਏ। 
ਇਸ ਵਿਚ ਅਤਾਂ ਦਾ ਪਿਆਰ ਅਤੇ ਆਪਣਾ ਪਣ ਭਰਿਆ ਹੁੰਦਾ ਏ ਤੇ ਜਿਸ ਵਿਚੋਂ ਨਿੱਕਲੇ ਮੱਹਥਬਤ ਦੇ ਝਰਨੇ ਨਾਲ ਅਕਸਰ 
ਹੀ ਅੱਖਾਂ ਬਦ ਹੋ ਜਾਇਆ ਕਰਦੀਆਂ। 
ਤੀਜੀ ਉਹ ਜਿਹੜੀ ਨੂੰਹ ਦੇ ਰੂਪ ਵਿਚ ਘਰੇ ਲਿਆਂਦੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ। 
ਜਿਸ ਵਿਚ ਸਵਾਦ ਵੀ ਹੈਦਾ, ਤਸੱਲੀ ਅਤੇ ਸਿਦਕ ਵੀ ਝਲਕਦਾ ਏ ਤੇ ਜਿਹੜੀ ਬੁਢਾਪੇ ਵਾਲੀ ਉਮਰ ਨੂੰ ਠੰਡੀ ਹਵਾ ਦੇ ਬੁੱਲੇ 
ਨਾਲ ਹਮੇਸ਼ਾਂ ਹੀ ਸ਼ਰਸ਼ਾਰ ਕਰ ਦਿਆ ਕਰਦੀ ਏ। 
ਤੇ ਚੋਥੀ ਉਹ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਹਲੀ ਕਾਹਲੀ ਗੈਨੇ ਹੋਏ ਕੱਚੇ-ਪੱਕੇ ਆਟੇ ਦੀ ਬਣਾਈ ਹੋਈ ਹੁੰਦੀ 
ਏ। 
ਜਿਸ ਵਿਚ ਨਾ ਤੇ ਸਵਾਦ ਹੀ ਹੁੰਦਾ ਤੇ ਨਾ ਹੀ ਸਿਦਕ। ਇਹ ਐਸੀ ਰੋਟੀ ਹੁੰਦੀ ਏ ਜਿਸਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਹੀ 
ਚੇਤੇ ਆਉਂਦੀ ਏ। 
ਏਨੀ ਗੱਲ ਸੁਣਦਿਆਂ ਹੀ ਸਾਰੀ ਢਾਣੀ ਦੇ ਹੱਥ ਖੁਦ-ਬ-ਖੁਦ ਹੀ “ਤੀਜੀ ਰੋਟੀ” ਦੀ ਅਰਦਾਸ ਲਈ ਜੁੜ ਗਏ ! 





ਵਰਿਆਮ -------- <੨੧੩੭ ---------------------------- ਟਰਵਰੀ-੨੦੨੧ 
5।। ੨੧੧0੫ 0301 5॥੧0। 4। ੬003% ੧੨101੧।।੮॥0੨(203.੦0।। 





ਝਲਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ 


ਪ੍ਰਕਾਸ਼ ਸ਼ਤਾਬਦੀ ਮੇਲਾ 
-. ਚਲ&___<% 
ਗੁਰੁ ਜੇਸਾ ਨਾਹੀ ਕੋ ਦੇਵ 
-ਰਜ਼ਵੰਤ ਕੱਰ 
ਗੁਰ ਜੈਸਾ ਨਾਹੀ ਕੋ ਦੇਵ॥ ੍‌ ਨਾਲ ਸਾਰੇ ਪ੍ਰੋਗਰਾਮ ਸੰਪੂਰਨ ਕੀਤੇ। 

(ਸਤ ਤੀ ਹਿਹ ੍‌ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ 
ਇਸ਼ਟ ਦੇਵ ਸੀ੍‌ ਸਤਿਗੁਰੂ ਜਗਜੀਤ ਸਿਘ ਜੀ ਨੂੰ ਮੇਲਾ ਸੀ ਸਤਿਗੁਰੂ ਉਦੈ ਸਿੰਘ ਜੀ ਦੀ ਅਗਵਾਈ 
ਸਾਕਾਰ ਕਰਦੀਆਂ ਹਨ। ਅਸੀਂ ਸੱਚ ਮੁੱਚ ਭਾਗਾਂ ਹੇਠ 25 ਤੋਂ 30 ਨਵੰਬਰ 2020 ਨੂੰ ਸੀ ਭੈਣੀ 
ਵਾਲੇ ਹਾਂ ਜਿਹੜੇ ਉਹਨਾਂ ਦੀ ਸ਼ਰਨ ਵਿੱਚ ਰਹੇ ` 


ਹਾਂ। ਸਾਡੀਆਂ ਚਾਰ ਪੀੜ੍ਹੀਆਂ (ਦਾਦਾ-ਦਾਦੀ, 
ਮਾਤਾ-ਪਿਤਾ, ਅਸੀਂ ਤੇ ਬੱਚਿਆਂ) ਨੇ ਉਹਨਾਂ ਦੀ ਕਿਰਪਾ ਦਾ ਸੁਖ 
ਮਾਣਿਆ ਹੈ। 
ਭਗਤੀ-ਸ਼ਕਤੀ ਅਤੇ ਸੇਵਾ, ਸਿਮਰਨ ਤੇ ਸੈਗੀਤ ਦੇ ਪ੍ਰਤੱਖ 
ਰੂਪ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਦੇ 100 ਵਰ੍ਹੇ 
ਪੂਰੇ ਹੋ ਗਏ ਹਨ। ਇਸੇ ਸੈਦਰਭ ਵਿੱਚ ਨਾਮਧਾਰੀ ਸਿੱਖਾਂ ਵਲੋਂ 
ਦੇਸ਼ਾਂ-ਵਿਦੇਸ਼ਾਂ ਵਿੱਚ ਸਾਰਾ ਸਾਲ ਬੜ੍ਹੇ ਚਾਅ ਅਤੇ ਉਮਾਹ ਨਾਲ 
ਸਮਾਗਮ ਹੁੰਦੇ ਰਹੇ। ਕਰੋਨਾ ਮਹਾਮਾਰੀ ਕਰਕੇ ਸਾਵਧਾਨੀਆਂ 
ਵਰਤਣੀਆਂ ਜ਼ਰੂਰੀ ਸਨ। ਇਸ ਲਈ ਵੱਡੇ ਇੱਕਠ ਨਾ ਕਰਕੇ ਬੜੇ 
ਸੀਮਿਤ ਦਾਇਰੇ ਵਿੱਚ ਜਾਂ ਆਨ ਲਾਈਨ ਹੀ ਸਾਰੇ ਸਮਾਗਮ 
ਸੈਪੰਨ ਹੁੰਦੇ ਰਹੇ । ਸੈਗਤਾਂ ਨੇ ਵੀਡੀਉ ਬਣਾ ਕੇ, ਆਡੀਓ ਪਾ ਕੇ, 
ਜੂਮ ਐਪ ਤੇ ਇਕੱਠੇ ਬੈਠ ਕੇ ਇਕ ਦੂਜੇ ਨਾਲ ਸਤਿਗੁਰੂ ਜੀ ਦੀਆਂ 
ਸਾਖੀਆਂ ਸਾਂਝੀਆਂ ਕਰਕੇ ਅਨੰਦ ਮਾਣਿਆ। ਨਾਮ ਸਿਮਰਨ, 
ਕਥਾ, ਕੀਰਤਨ, ਦਿਵਾਨ ਵੀ ਇਸੇ ਤਰ੍ਹਾਂ ਲਾਈਵ ਪ੍ਰਸਾਰਨ 
ਦੁਆਰਾ ਘਰੋਂ ਘਰੀਂ ਬੇਠ ਕੇ ਕੀਤੇ ਗਏ। ਜਪ-ਪ੍ਰਯੋਗ ਵੇਲੇ ਵੀ ਹਰ 
ਪਿੰਡ ਸ਼ਹਿਰ ਵਿੱਚ ਵਟਸਐਪ ਗਰੁਪ ਬਣਾ ਕੇ ਆਪਣੀਆਂ 
ਹਾਜ਼ਰੀਆਂ ਲੁਆ ਕੇ ਨਾਮ ਸਿਮਰਨ ਕੀਤਾ ਗਿਆ। ਭੈਣੀ ਸਾਹਿਬ 
ਵਿਖੇ ਹੋਏ ਅੱਸੂ ਦੇ ਮੇਲੇ ਤੇ ਵੀ ਬਹੁਤ ਸੀਮਿਤ ਗਿਣਤੀ ਵਿੱਚ 
ਸੰਗਤਾਂ ਨੇ ਪਹੁੰਚ ਕੇ ਮੇਲੇ ਦਾ ਆਯੋਜਨ ਕੀਤਾ। ਬਾਕੀ ਸੰਗਤ ਨੂੰ 
ਘਰੋਂ ਘਰੀਂ ਹੀ ਸਿਮਰਨ ਕਰਨ ਅਤੇ ਲਾਈਵ ਪ੍ਰੋਗਰਾਮ ਵਿੱਚ 
ਸ਼ਾਮਿਲ ਹੋਣ ਦਾ ਹੁਕਮ ਸੀ। ਇਹ ਸਾਰੀ ਵਿਉਂਤਬੰਦੀ ਸ੍ਰੀ 
ਸਤਿਗੁਰੁ ਉਦੈ ਸਿੰਘ ਜੀ ਦੇ ਹੁਕਮ ਅਨੁਸਾਰ ਹੀ ਹੋਈ। ਸਤਿਗੁਰੂ 
ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਬਧਕਾਂ ਨੇ ਬੜੇ ਸੁਚਾਰੂ ਢੋਗ 


ਵਰਿਆਮ 
5।। ੨੧੧0੫ 0301 5॥੧0। 4। ੬003% 





ਤੈ 


ਸਾਹਿਬ ਵਿਖੇ ਹੋਇਆ। ਜਦੋਂ ਸੂਬਾ ਬਲਵਿੰਦਰ 
ਸਿੰਘ ਝੱਲ ਜੀ ਨੇ ਮੇਲੇ ਦੀਆਂ ਤਰੀਕਾਂ ਅਨਾਊਂਸ 
ਕੀਤੀਆਂ ਤਾਂ ਸਭ ਨੂੰ ਮੇਲੇ ਜਾਣ ਦਾ ਚਾਅ ਚੜ੍ਹ ਗਿਆ, ਪਰ ਨਾਲ 
ਹੀ ਇਹ ਆਦੇਸ਼ ਹੋਇਆ ਕਿ ਸੈਗਤ ਦਿਨ ਵੰਡ ਕੇ ਹੀ ਦਰਸ਼ਨ 
ਕਰਨ ਆਵੇਗੀ। ਸਤਿਗੁਰੂ ਦਾ ਹੁਕਮ ਮਨਣਾ ਹੀ ਸਿੱਖ ਦਾ ਧਰਮ 
ਹੈ। ਇਸੇ ਧਰਮ ਦਾ ਪਾਲਣ ਕਰਦੇ ਹੋਏ ਸੈਗਤਾਂ ਨੇ ਆਪਣੀ 
ਆਪਣੀ ਵਾਰੀ ਮੁਤਾਬਿਕ ਹੀ ਸੀ ਭੈਣੀ ਸਾਹਿਬ ਜਾਣ ਦਾ 
ਪ੍ਰੋਗਰਾਮ ਬਣਾਇਆ। ਪ੍ਰਬਧਕਾਂ ਨੇ ਪਹਿਲਾਂ ਹੀ ਸਾਰੀ ਯੋਜਨਾ 
ਬਣਾ ਕੇ ਹਰੇਕ ਇਲਾਕੇ ਦੀ ਸੈਗਤ ਨੂੰ ਸੂਚਿਤ ਕਰ ਦਿੱਤਾ ਸੀ। 
ਸੈਗਤ ਬਸਾਂ-ਕਰਾਂ ਰਾਹੀਂ ਸਵੇਰੇ ਮੇਲੇ ਤੇ ਦਰਸ਼ਨ ਕਰਨ ਆਉਂਦੀ 
ਤੇ ਰਾਤ ਨੂੰ ਵਾਪਿਸ ਹੋ ਜਾਂਦੀ। ਨੇਮਾਂ ਅਨੁਸਾਰ ਛੋਟੇ ਬੱਚਿਆਂ, 
ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਮੇਲੇ ਤੇ ਆਉਣ ਦੀ 
ਮਨਾਹੀ ਸੀ। ਇਸ ਦੇ ਨਾਲ-ਨਾਲ ਮਾਸਕ ਪਾਉਣਾ ਤੇ ਦੂਰ-ਦੂਰ 
ਰਹਿਣ ਦੇ ਨਿਯਮਾਂ ਦਾ ਪਾਲਣਾ ਤਾਂ ਕਰਨਾ ਹੀ ਸੀ। 

ਇਹਨਾਂ ਸਾਰੀਆਂ ਸਾਵਧਾਨੀਆਂ ਅਤੇ ਨਿਯਮਾਂ ਤੇ ਚਲਦੇ 
ਹੋਏ ਭਾਗਾਂ ਭਰਿਆ ਦਿਨ ਆ ਗਿਆ ਜਦੋਂ 25 ਨਵੰਬਰ ਬੁੱਧਵਾਰ 
ਨੂੰ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਇਸ ਸ਼ਤਾਬਦੀ 
ਮੇਲੇ ਦਾ ਅਰੈਭ ਹੋਇਆ। ਸਵੇਰੇ 10 ਵਜੇ ਤੋਂ ਦੋਪਹਿਰ 2 ਵਜੇ ਤੱਕ 
ਹੱਲੇ ਦੇ ਦਿਵਾਨ ਸੱਜੇ। ਉਪਰੈਤ ਨਾਮ ਸਿਮਰਨ ਅਤੇ ਕੀਰਤਨ 
ਹੋਇਆ। ਸ਼ਾਮ ਨੂੰ ਸੀ ਸਤਿਗੁਰੂ ਉਦੈ ਸਿੰਘ ਜੀ ਦੀ ਹਜ਼ੂਰੀ ਵਿੱਚ 
ਸੀ ਸਤਿਗੁਰੂ ਪ੍ਰਤਾਪ ਸਿੰਘ ਅਕਾਦਮੀ ਦੇ ਬੱਚਿਆਂ ਨੇ ਪ੍ਰੋਗਰਾਮ 
ਪੇਸ਼ ਕੀਤਾ। ਸਭ ਤੋਂ ਪਹਿਲਾਂ ਛੋਟੇ ਬੱਚਿਆਂ ਨੇ ਰਾਗ ਮਾਲਕੌਂਸ 
ਵਿੱਚ ਤਲਵੰਡੀ ਘਰਾਨੇ ਦੀ ਰੀਤ ਗਾਈ , ਜਿਸ ਦੇ ਬੋਲ ਸਨ- ਨੀਰ 
ਭਰਨ ਮੈਂ ਤੋਂ ਚਲੀ ਜਾਤ ਹੂੰ , ਆਗੇ ਮਿਲ ਗਿਉ ਨੰਦ ਕਾ ਛੈਲਵਾ। 
ਫਰਵਰੀ-੨੦੨੧ 


(੨੦੨।੮॥0੫॥01੩/|.੦੦। 


ਦੀ ਸਪੁੱਤਰੀ ਰਤਨਾ ਮਾਲਵੀਆ ਨੇ ਸਿਤਾਰ ਵਾਦਨ ਕੀਤਾ। 
ਉਪਰੈਤ ਗਾਇਕਾ ਅਵਤਾਰ ਕੌਰ ਦੇ ਵਿਦਿਆਰਥੀਆਂ ਨੇ ਰਾਗ 
ਬਾਗੇਸ਼ਰੀ ਵਿੱਚ ਬੰਦਿਸ਼ਾਂ ਦਾ ਗਾਇਨ ਕੀਤਾ। ਅਤ ਵਿੱਚ ਮੱਖਣ 
ਸਿੰਘ, ਬਲਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਸਤਿਗੁਰੂ 
ਅਲਹਈਆ ਬਿਲਾਵਲ, ਰਾਗ ਖਮਾਜ ਤੇ ਬਿਲਾਵਲ ਥਾਟ ਵਿੱਚ 
ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ। ਸਾਰੇ ਪ੍ਰੈਗਰਾਮ ਦਾ 
ਸੈਚਾਲਨ ਅਤੇ ਜਾਣਕਾਰੀ ਰਾਗੀ ਬਲਵੰਤ ਸਿੰਘ ਜੀ ਦੇ ਰਹੇ 
ਸਨ। 

26 ਨਵੰਬਰ- ਵੀਰਵਾਰ ਨੂੰ ਸਵੇਰੇ ਆਸਾ ਦੀ ਵਾਰ ਦੇ 
ਕੀਰਤਨ ਤੋਂ ਬਾਅਦ 10-12 ਵਜੇ ਤਕ ਹੱਲੇ ਦੇ ਦਿਵਾਨ ਸਜੇ। 
ਉਸ ਤੋਂ ਬਾਅਦ ਕਵੀ ਦਰਬਾਰ ਹੋਇਆ ਜਿਸ ਵਿੱਚ ਉੱਘੇ 
ਕਵੀਆਂ ਨੇ ਸ਼ਿਰਕਤ ਕੀਤੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ 
ਦੀ ਮਹਿਮਾ ਭਰਪੂਰ ਕਵਿਤਾਵਾਂ ਪੜ੍ਹੀਆਂ ਅਤੇ ਤਰੈਨੁਮ ਵਿੱਚ ਵੀ 
ਗਾਈਆਂ। ਇਸ ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਵਾਲੇ ਕਵੀ 
ਸਨ- ਰਸ਼ਪਾਲ ਸਿੰਘ ਜਗਤਾਰ ਸਿੰਘ, ਰਾਜਿੰਦਰ ਕੌਰ ਪੰਨੂ, 
ਗੁਰਸੇਵਕ ਸਿੰਘ ਢਿੱਲੋਂ, ਸੁਵਰਨ ਸਿੰਘ ਵਿਰਕ , ਅਰਵਿੰਦਰ ਕੌਰ 
ਸੰਧੂ, ਸਤਨਾਮ ਸਿੰਘ ਕੋਮਲ, ਸ਼ਿਵ ਰਾਜ ਲੁਧਿਆਣਵੀ, 
ਲਖਵਿੰਦਰ ਸਿੰਘ ਬਾਜਵਾ, ਮਾਸਟਰ ਅਮਰੀਕ ਸਿੰਘ, ਬਿਸ਼ਨ 
ਦਾਸ, ਬਲਬੀਰ ਸਿੰਘ ਢਿੱਲੋਂ, ਦਰਸ਼ਨ ਸਿੰਘ ਬੁੱਟਰ, ਸੁਸ਼ੀਲ 
ਦੁਸਾਂਝ, ਡਾ. ਸੁਰਜੀਤ ਪਾਤਰ ਅਤੇ ਹਰਪਾਲ ਸਿੰਘ ਸੇਵਕ । ਮੇਚ 
ਦਾ ਸੈਚਾਲਨ ਹਰਪਾਲ ਸਿੰਘ ਸੇਵਕ ਨੇ ਕੀਤਾ। ਕਵੀ ਦਰਬਾਰ 
ਵਿੱਚ ਪੁੱਜੇ ਕਵੀਆਂ ਨੂੰ ਸਤਿਗੁਰੂ ਜੀ ਨੇ ਸਤਿਗੁਰੂ ਜੀ ਦੀ 
ਤਸਵੀਰ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। 

ਇੱਕ ਪੀਟਾ ਨਾਮ ਸਿਮਰਨ ਉਪਰੈਤ ਡਾ. ਅਲੰਕਾਰ ਸਿੰਘ ਜੀ 
ਦਾ ਰਸ ਭਿਨਾ ਕੀਰਤਨ ਹੋਇਆ। ਉਹਨਾਂ ਨੇ ਆਪਣੀ ਬਹੁਤ ਹੀ 
ਰੀਭੀਰ ਅਤੇ ਸੁਰੀਲੀ ਅਵਾਜ਼ ਵਿੱਚ ਇਹ ਤਿੰਨ ਸ਼ਬਦ ਪੜ੍ਹੇ- 

ਹਰਿ ਚਰਨ ਸਰਨ ਗੋਬਿੰਦ ਦੁੱਖ ਭੈਜਨਾ। 

ਦਾਸ ਅਪੁਨੇ ਕਉ ਨਾਮੁ ਦੇਵਹੁ॥ 


-ਨਿਰਗੁਣ ਰਾਖਿ ਲੀਅ ਸੈਤਨ ਕਾ ਸਦਕਾ 
ਸਤਿਗੁਰੂ ਢਾਕਿ ਲੀਆ ਮੋਹਿ ਪਾਪੀ ਪੜਦਾ॥ 


-ਰੇ ਮਨ ਰਾਮ ਸਿਉਂ ਕਰਪ੍ਰੀਤਿ॥ 
ਸ੍ਵਨ ਗੋਬਿਦ ਗੁਨੁ ਸੁਨਉ ਅਰੁ ਗਾਉ ਰਚਨਾ ਗੀਤਿ॥ 
ਵਰਿਆਮ 


5।। ੨੧੧0੫ 030] 5॥੧0। 4। ੬003% 


੮੨9 


ਸ਼ਾਮ ਦਾ ਪ੍ਰੋਗਰਾਮ ਨਾਮਧਾਰੀ ਕਲਾ ਕੇਂਦਰ ਸੀ ਭੈਣੀ 
ਸਿੰਘ, ਵਿਨਾਇਕ ਸਹਾਇ (ਸਾਰਗੀ) ਅਤੇ ਹਰਨਾਮ ਸਿੰਘ 
(ਤਬਲਾ) ਦੁਆਰਾ ਪੇਸ਼ ਕੀਤਾ ਗਿਆ। ਇਹਨਾਂ ਨੇ ਰਾਗ 
ਕਲਿਆਣ ਅਤੇ ਕਲਿਆਣ ਸੀ ਵਿੱਚ ਸ਼ਬਦ ਪੜ੍ਹਿਆ 

ਆਦਿ ਗੁਰਏ ਨਮਹ ॥ 

ਜੁਗਾਦਿ ਗੁਰਏ ਨਮਹ॥ 

ਸਤਿਗੁਰਏ ਨਮਹ ॥ 

ਉਪਰੈਤ ਇਹਨਾਂ ਸਤਿਗੁਰੁ ਜਗਜੀਤ ਸਿੰਘ ਜੀ ਦੁਆਰਾ 
ਸਿਖਾਈਆਂ ਬੰਦਿਸ਼ਾਂ ਦਾ ਗਾਇਨ ਕੀਤਾ। ਅਤ ਵਿੱਚ ਉਸਤਾਦ 
ਵਿਲਾਇਤ ਖਾਂ ਸਾਹਿਬ ਦੀ ਬਦਿਸ਼ ਅਤੇ ਗੀਤ- 

ਮਨੋਹਰ ਐਸੇ ਗੁਰ ਜਗਜੀਤ 

ਸਗਲ ਜੀਵਨ ਕੇ ਅਧਾਰ ਯਹੀ ਹੈ 

ਸੇਵਾ ਸਿਮਰਨ ਔਰ ਸੈਗੀਤ 
ਗਾ ਕੇ ਸਮਾਪਤੀ ਹੋ ਗਈ। ਇਹਨਾਂ ਬੱਚਿਆਂ ਦੇ ਗਾਇਨ ਤੋਂ 
ਬਾਅਦ ਹੱਲੇ ਦੇ ਦਿਵਾਨ ਸਜੇ। ਇਹਨਾਂ ਦਿਵਾਨਾਂ ਦਾ ਸੈਚਾਲਨ 
ਜੱਥੇਦਾਰ ਨਿਸ਼ਾਨ ਸਿੰਘ ਦਿੱਲੀ ਨੇ ਕੀਤਾ ਜਿਸ ਵਿੱਚ ਸੂਬਾ 
ਅਜੀਤ ਸਿੰਘ ਬਟਾਲਾ, ਸੂਬਾ ਮੋਹਕਮ ਸਿੰਘ ਅਤੇ ਸੈਤ ਜਸਪਾਲ 
ਸਿੰਘ ਸੈਤ ਨਗਰ ਵਾਲਿਆਂ ਦੇ ਦਿਵਾਨ ਲੱਗੇ। 

27 ਨਵੰਬਰ ਸ਼ੁਕਰਵਾਰ ਨੂੰ ਰੋਜ਼ ਦੀ ਤਰ੍ਹਾਂ ਦਿਨ ਦੀ ਸ਼ੁਰੂਆਤ 
ਆਸਾ ਦੀ ਵਾਰ ਦੇ ਕੀਰਤਨ ਨਾਲ ਹੋਈ। ਦੋਪਹਿਰ ਨੂੰ ਵਿਸ਼ੇਸ਼ 
ਪ੍ਰੋਗਰਾਮ ਦੇ ਤਹਿਤ ਵਿਦਵਾਨਾਂ ਦੇ ਵਖਿਆਨ ਹੋਏ। ਇਸ ਵਿੱਚ 
ਪੁੱਜੇ ਵਿਦਵਾਨਾਂ ਜਸਵੈਤ ਸਿੰਘ ਜਫ਼ਰ, ਡਾ. ਸੁਖਦੇਵ ਸਿੰਘ 
ਸਿਰਸਾ, ਗੁਰਭੇਜ ਸਿੰਘ ਗੁਰਾਇਆ ਅਤੇ ਸੀ ਆਲੋਕ ਕੁਮਾਰ ਜੀ 
ਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਸਤਿਗੁਰੂ 
ਜਗਜੀਤ ਸਿੰਘ ਜੀ ਦੇ ਉਪਕਾਰਾਂ ਬਖਸ਼ਿਸ਼ਾਂ ਦਾ ਵਰਨਣ ਕਰਦੇ 
ਹੋਏ ਉਹਨਾਂ ਦੀ ਉਸਤਤ ਕੀਤੀ । 

ਉਪਰੈਤ ਨੌਜਵਾਨਾਂ- ਗੁਰਲਾਲ ਸਿੰਘ, ਜਸਵੰਤ ਸਿੰਘ 
ਮਸਤ ਅਤੇ ਭਜਨ ਸਿੰਘ ਨੇ ਸੁ. ਪੀਤਮ ਸਿੰਘ ਕਵੀ ਦੀਆਂ “ਬੀਤੇ 
ਦੀਆਂ ਪੈੜਾਂ” ਤੇ ਅਧਾਰਿਤ ਪੁਸਤਕ 'ਸੁਖਨ ਏ ਬੇਐਤ” ਸਤਿਗੁਰੂ 
ਜੀ ਨੂੰ ਭੇਂਟ ਕੀਤੀ। ਸੁਰਿਦਰ ਕੌਰ ਦੀਪ ਨੇ ਪ੍ਰਿ. ਪ੍ਰੇਮ ਸਿੰਘ ਬਜਾਜ 
ਦੇ ਜੀਵਨ ਤੇ ਅਧਾਰਿਤ ਪੁਸਤਕ ਸਤਿਗੁਰੂ ਜੀ ਨੂੰ ਭੇਂਟ ਕੀਤੀ। 
ਹਰਬੈਸ ਸਿੰਘ ਮਾਲਵਾ ਜੀ ਨੇ ਆਪਣੀ ਪੁਸਤਕ ਭੇਂਟ ਕੀਤੀ। ਸੁ. 
ਸਰਬਸ਼ਕਤੀਮਾਨ ਸਿੰਘ ਜੀ ਨੇ ਵਰਤਮਾਨ ਹਿੰਦੁਸਤਾਨ ਦਾ 


ਫਰਵਰੀ-੨੦੨੧ 
(੨੦੨।੮॥0੫॥01੩/1.੦੦।੧ 





ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ। 

ਉਪਰੈਤ ਸਤਿਗੁਰੂ ਉਦੈ ਸਿੰਘ ਜੀ ਨੇ ਆਏ ਹੋਏ 
ਸੱਜਣਾਂ ਦਾ ਧਨਵਾਦ ਕੀਤਾ ਕਿ ਉਹ ਸਾਡੀ ਖੁਸ਼ੀ ਵਿੱਚ 
ਸ਼ਾਮਿਲ ਹੋਏ ਹਨ। ਉਹਨਾਂ ਫੁਰਮਾਇਆ ਕਿ ਸਤਿਗੁਰੂ 
ਜਗਜੀਤ ਸਿੰਘ ਜੀ ਉਹ ਹਸਤੀ ਸਨ, ਜਿਨ੍ਹਾਂ ਨੇ ਸਾਰਾ 
ਜੀਵਨ ਗੁਰਬਾਣੀ ਦੇ ਅਨੁਸਾਰ ਹੀ ਬਤੀਤ ਕੀਤਾ ਤੇ 
ਹਰੇਕ ਨੂੰ ਆਪਣੇ ਪ੍ਰੇਮ ਕਲਾਵੇ ਵਿੱਚ ਲਿਆ। ਔਤ 
ਵਿੱਚ ਸਤਿਗੁਰੂ ਜੀ ਨੇ ਸੀ ਆਲੋਕ ਕੁਮਾਰ ਜੀ ਨੂੰ 
ਸੰਬੋਧਨ ਕਰਦੇ ਹੋਏ ਕਿਸਾਨਾਂ ਦੀ ਸਮਸਿੱਆ ਨੂੰ 
ਸੁਲਝਾਉਣ ਦੀ ਵੀ ਅਪੀਲ ਕੀਤੀ। 

ਸ਼ਾਮ ਨੂੰ ਸਤਿਗੁਰੂ ਪ੍ਤਾਪ ਸਿੰਘ ਅਕਾਦਮੀ ਸ੍ਰੀ ਭੈਣੀ ਸਾਹਿਬ 
ਅਤੇ ਸਤਿਗੁਰੁ ਪ੍ਰਤਾਪ ਸਿੰਘ ਇੰਟਰਨੈਸ਼ਨਲ ਸਕੂਲ ਸੀ ਜੀਵਨ 
ਗਰ ਦੇ ਵਿਦਿਆਰਥੀਆਂ ਨੇ ਗਾਇਨ, ਵਾਦਨ ਅਤੇ ਹੱਲੋਂ ਦੇ 
ਦਿਵਾਨ ਲਗਾਏ। ਸ਼ਹੀਦ ਬਿਸ਼ਨ ਸਿੰਘ ਸਕੂਲ ਦਿੱਲੀ ਦੇ ਬੱਚੇ 
ਕਿਸਾਨ ਮੋਰਚੇ ਕਾਰਨ ਦਿੱਲੀ ਬਾਰਡਰ ਤੇ ਰਾਹ ਰੁਕੇ ਹੋਣ ਕਰਕੇ 
ਭੈਣੀ ਸਾਹਿਬ ਨਾ ਪੁੱਜ ਸਕੇ ਪਰ ਉਹਨਾਂ ਆਪਣਾ ਸਾਰਾ ਪ੍ਰੋਗਰਾਮ 
ਜਿਸ ਵਿੱਚ ਗੀਤ, ਕੀਰਤਨ ਅਤੇ ਨਾਟਕ ਸ਼ਾਮਿਲ ਸੀ, ਨਾਮਧਾਰੀ 
ਧਰਮਸ਼ਾਲਾ ਰਮੇਸ਼ ਨਗਰ ਤੋਂ ਰਿਕਾਰਡ ਕਰਕੇ ਭੇਜ ਦਿੱਤਾ, ਜਿਸ 
ਦਾ ਪ੍ਰਸਾਰਨ ਸੀ ਭੈਣੀ ਸਾਹਿਬ ਵਿਖੇ ਸਕਰੀਨ ਤੇ ਕਰ ਦਿੱਤਾ 
ਗਿਆ। 

28 ਨਵੰਬਰ ਸ਼ਨੀਵਾਰ ਨੂੰ ਵਿਸ਼ੇਸ਼ ਸੈਤ ਸਮਗਾਮ ਹੋਇਆ। 
ਇਸ ਵਿੱਚ ਸਮਾਗਮ ਤੋਂ ਪਹਿਲਾ ਜਥੇਦਾਰ ਗੁਰਲਾਲ ਸਿੰਘ ਦਾ 
ਦਿਵਾਨ ਲੱਗਾ। ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਸਾਖੀਆਂ 
ਤੋਂ ਇਲਾਵਾ ਉਹਨਾਂ ਨੇ ਆਪਣੇ ਜੱਥੇ ਨਾਲ “ਆਉ ਸਾਰੇ ਰਲ ਕੇ 
ਗਾਈਏ ਧੈਨ ਗੁਰੂ ਜਗਜੀਤ” ਗੀਤ ਗਾਇਆ। ਇਸ ਤੋਂ ਬਾਅਦ 
ਸੈਤ ਨਿਸ਼ਾਨ ਸਿੰਘ ਜੀ ਨੇ ਸਟੇਜ ਸੈਭਾਲਦੇ ਹੋਏ ਸੈਤ ਸਮਾਜ ਦੇ 
ਸਾਰੇ ਸੈਤਾਂ , ਸਾਧੂਆਂ ਅਤੇ ਗਿਆਨੀ ਸਿੰਘਾਂ ਦਾ ਸਵਾਗਤ ਕੀਤਾ 
ਅਤੇ ਵਾਰੀ-ਵਾਰੀ ਉਹਨਾਂ ਨੂੰ ਸਟੇਜ ਤੇ ਆਮਤ੍ਰਿਤ ਕੀਤਾ। ਸਭ 
ਤੋਂ ਪਹਿਲਾਂ ਨਾਮਧਾਰੀ ਨੌਜਵਾਨ ਪੰਡਤ ਯਾਦਵਿੰਦਰ ਸਿੰਘ ਨੇ 
ਸਤਿਗੁਰੂ ਜੀ ਦੇ ਜੀਵਨ ਤੇ ਰੌਸ਼ਨੀ ਪਾਈ। ਇਸ ਤੋਂ ਬਾਅਦ ਸਾਰੇ 
ਪਤਵੰਤੇ ਸੱਜਣਾਂ ਨੇ ਆਪਣੇ ਵਿਚਾਰ ਰੱਖ ਕੇ ਸਤਿਗੁਰੂ ਜਗਜੀਤ 
ਸਿੰਘ ਜੀ ਨੂੰ ਅਕੀਦਤ ਭੇਂਟ ਕੀਤੀ ਅਤੇ ਉਹਨਾਂ ਦੇ ਦਰਬਾਰ ਵਿੱਚ 
ਹਾਜ਼ਰੀ ਭਰਨ ਦੀ ਖੁਸ਼ੀ ਪ੍ਰਗਟਾਈ। ਇਸ ਸੈਮੇਲਨ ਵਿੱਚ ਪਹੁੰਚੇ 
ਵਿਸ਼ੇਸ਼ ਪ੍ਰਾਹੁਣੇ ਸਨ- ਵਿੱਦਿਆ ਮਾਰਤੋਡ ਸੈਤ ਗਿਆਨੀ 
ਵਰਿਆਮ 

5।। ੨੧੧0੫ 030] 5॥੧0। 4। €003% 


੯9 





ਇੰਦਰਜੀਤ ਸਿੰਘ ਜੀ ਰਕਬੇ ਵਾਲੇ, ਸਾਵਨ ਕਿਰਪਾਲ ਰੂਹਾਨੀ 
ਮਿਸ਼ਨ ਤੋਂ ਸੀ ਮਹਾਰਾਜ ਰਾਜਿੰਦਰ ਸਿੰਘ ਜੀ ਦੇ ਪ੍ਰਤੀਨਿਧ ਸੁ. 
ਗੁਰਦਿਆਲ ਸਿੰਘ ਘਈ ਅਤੇ ਉਹਨਾਂ ਦੇ ਸਾਥੀ, ਇਟਰਨੈਸ਼ਨਲ 
ਸੈਤ ਸਮਾਜ ਦੇ ਮੁਖੀ ਮਹੈਤ ਗਿਆਨ ਦੇਵ ਜੀ, ਸੈਤ ਦਰਸ਼ਨ 
ਸਿੰਘ ਜੀ ਸ਼ਾਸਤਰੀ ਤੇ ਵਿਦਿਆਰਥੀ, ਗਿਆਨੀ, ਪ੍ਰਤਾਪ ਸਿੰਘ 
ਜੀ ਠੱਟੇ ਵਾਲੇ ਅਤੇ ਸੀ ਤਨਵੀਰ ਅਹਿਮਦ ਜੀ। ਇਹਨਾਂ 
ਸਾਰਿਆਂ ਦੇ ਵਿਚਾਰ ਸੁਣਨ ਤੋ ਬਾਅਦ ਸਤਿਗੁਰੂ ਉਦੇ ਸਿੰਘ ਜੀ 
ਨੇ ਆਪਣੇ ਬਚਨਾਂ ਨਾਲ ਸਾਰੇ ਪ੍ਰਾਹੁਣਿਆਂ ਦਾ ਸਵਾਗਤ ਕੀਤਾ 
ਅਤੇ ਖੁਸ਼ੀ ਪ੍ਰਗਟਾਈ ਕਿ ਉਹਨਾਂ ਨੇ ਆਪਣੇ ਬਚਨਾਂ ਨਾਲ 
ਜਿਹੜੀ ਅਮ੍ਰਿਤ ਵਰਖਾ ਕੀਤੀ ਹੈ, ਉਸਦਾ ਬਹੁਤ ਅਨੰਦ 
ਆਇਆ। ਉਹਨਾਂ ਫਰਮਾਇਆ ਕਿ ਸਤਿਗੁਰੂ ਜਗਜੀਤ ਸਿੰਘ 
ਜੀ ਨੇ ਆਪ ਵੀ ਨਾਮ ਜਪਿਆ ਅਤੇ ਸਾਨੂੰ ਵੀ ਨਾਮ ਜਪਣਾ 
ਸਿਖਾਇਆ, ਨਿਰਮਾਣਤਾ ਸਿਖਾਈ। ਮਨੁੱਖਾ ਜਨਮ ਹੀ ਨਾਮ 
ਜਪਣ ਵਾਸਤੇ ਮਿਲਿਆ ਹੈ। ਅਸੀਂ ਵੱਖਰੇ-ਵੱਖਰੇ ਨਹੀਂ, ਇੱਕ ਹਾਂ 
ਅਤੇ ਸਾਰੇ ਗੁਰੂ ਨਾਨਕ ਦੇ ਸਿੱਖ ਹਾਂ। 

ਸਾਰੇ ਦਿਨ ਦੇ ਵਿਸਅਤ ਪ੍ਰੋਗਰਾਮ ਤੋਂ ਬਾਅਦ ਸ਼ਾਮ ਦਾ 
ਪ੍ਰੋਗਰਾਮ ਬਹੁਤ ਹੀ ਸ਼ਾਨਦਾਰ, ਹਲਕਾ ਫੁਲਕਾ ਅਤੇ ਸੈਗੀਤਮਈ 
ਸੀ। ਭੈਣੀ ਸਾਹਿਬ ਦੇ ਕਲਾਕਾਰਾਂ ਦੇ ਨਾਲ-ਨਾਲ ਦੇਸ਼ ਦੇ ਵੱਖ- 
ਵੱਖ ਸ਼ਹਿਰਾਂ ਤੋਂ ਆਏ ਕਲਾਕਾਰਾਂ ਨੇ ਇਕੱਠੇ ਹੋ ਕੇ ਇੱਕ 
ਆਰਕੈਸਟਰਾ ਅਤੇ ਗੀਤ ਤਿਆਰ ਕੀਤਾ ਜਿਸ ਵਿੱਚ 130 
ਨਿੱਕੇ ਵੱਡੇ ਕਲਾਕਾਰ ਉਸਤਾਦ ਹਰਭਜਨ ਸਿੰਘ ਤੋਂ ਲੈ ਕੇ ਛੋਟੇ 
ਵਿਦਿਆਰਥੀ ਸ਼ਾਮਿਲ ਸਨ। ਇਹਨਾਂ ਦਾ ਉਤਸ਼ਾਹ ਵੇਖਦੇ ਹੀ 
ਬਣਦਾ ਸੀ। ਆਖਿਰ ਐਨੇ ਦਿਨਾਂ ਦੀ ਤਿਆਰੀ ਤੋਂ ਬਾਅਦ ਅੱਜ 
ਉਹਨਾਂ ਨੇ ਸਤਿਗੁਰੂ ਉਦੈ ਸਿੰਘ ਜੀ ਦੀ ਹਜ਼ੂਰੀ ਵਿੱਚ ਆਪਣੀ 
ਕਲਾ ਦਾ ਪ੍ਰਦਰਸ਼ਨ ਕਰਨਾ ਸੀ। ਠੀਕ ਸ਼ਾਮੀਂ ਛੇ ਵਜੇ ਪੰਡਾਲ 
ਫਰਵਰੀ-੨੦੨੧ 


(੨੦੨।੮॥0੫॥ਇ01੩/|.੦੦। 





ਵਿੱਚ ਸੈਗਤਾਂ ਸਜ ਗਈਆਂ। ਸਾਰੇ ਕਲਾਕਾਰ ਵੀ ਸਟੇਜ ਤੇ 
ਹਾਜ਼ਰ ਸਨ। ਜਦੋਂ ਹੀ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ, ਰਾਗੀ 
ਬਲਵੌਤ ਸਿੰਘ ਨੇ ਉਹਨਾਂ ਨੂੰ ਸਟੇਜ ਤੇ ਆਉਣ ਦੀ ਬੇਨਤੀ 
ਕੀਤੀ। ਬੇਨਤੀ ਸਵੀਕਾਰ ਕਰਕੇ ਸਤਿਗੁਰੂ ਜੀ ਸਟੇਜ ਤੇ ਪਧਾਰੇ 
ਤਾਂ ਉਹਨਾਂ ਨੇ ਸਤਿਗੁਰੂ ਜੀ ਨੂੰ ਸਾਜ ਫੜਾ ਦਿੱਤਾ ਅਤੇ ਉਸਦਾ 
ਵਾਦਨ ਕਰਨ ਦੀ ਅਰਜ ਕੀਤੀ। ਸਤਿਗੁਰੂ ਜੀ ਨੇ ਅੱਧੇ ਕੁ ਮਿਟ 
ਵਾਸਤੇ ਤਾਰਾਂ ਤੇ ਗਜ ਫੇਰ ਕੇ ਸੁਰਾਂ ਛੇੜੀਆਂ ਤੇ ਇਸ ਮਿਨੀ 
ਸੈਗੀਤ ਸੈਮੇਲਨ ਦਾ ਉਦਘਾਟਨ ਕੀਤਾ । ਪਹਿਲਾਂ ਰਾਗ ਦੁਰਗਾ 
ਵਿੱਚ ਆਰਕੈਸਟਰਾ ਹੋਇਆ। ਪੰਜ ਸੱਤ _ਸਿਤਾਰਾਂ, 
ਹਾਰਮੋਨੀਅਮ, ਦਸ ਪੰਦਰਾਂ ਤਬਲੇ ਦੀਆਂ ਜੋੜੀਆਂ, ਦਿਲਰੁਬਾ, 
ਸਾਰੈਗੀ, ਤਾਰ ਸ਼ਹਿਨਾਈ, ਪਖਾਵਜ ਆਦਿ ਨਾਲ ਬੜੀ ਵਧੀਆ 
ਪੇਸ਼ਕਾਰੀ ਹੋਈ। ਫਿਰ ਕਲਾਕਾਰਾਂ ਨੇ ਸਤਿਗੁਰੂ ਜਗਜੀਤ ਸਿੰਘ 
ਜੀ ਨੂੰ ਸਮਰਪਿਤ ਇੱਕ ਸ਼ਬਦ- “ਗੁਰ ਜੈਸਾ ਨਾਹੀ ਕੋ ਦੇਵ” 
ਗਾਇਆ। ਪ੍ਰੋਗਰਾਮ ਵੇਖ ਕੇ ਦਿਲ ਕਰਦਾ ਸੀ ਕਿ ਹੁਣੇ ਉਥੇ ਉੱਡ 
ਕੇ ਪਹੁੰਚ ਜਾਈਏ । ਬਾਅਦ ਚੋਂ ਹਰਪਾਲ ਸਿੰਘ ਸੋਧੀ ਦਾ ਲਿਖਿਆ 
ਗੀਤ- 

“ਪ੍ਰਕਾਸ਼ ਸਦੀ ਜਗਜੀਤ ਗੁਰੂ ਦੀ ਰਲ ਕੇ ਆਉ ਮਨਾਈਏ। 

ਉਪਮਾ ਹੈ ਬੇਐਤ ਗੁਰੂ ਦੀ ਸਾਰੇ ਰਲ ਮਿਲ ਗਾਈਏ।” 

ਗਾ ਕੇ ਇਸ ਛੋਟੇ ਜਿਹੇ ਸੈਗੀਤ ਪ੍ਰੋਗਰਾਮ ਦੀ ਸਮਾਪਤੀ ਹੋ 
ਗਈ । ਅਗਲਾ ਪ੍ਰੋਗਰਾਮ ਹੋਰ ਵੀ ਰੋਚਕ ਸੀ ਕਿਉਂਕਿ ਚਿੱਤਰਕਾਰ 
ਗੁਰਪ੍ਰੀਤ ਸਿੰਘ ਨੇ ਸਾਧ ਸੈਗਤ ਦੇ ਸਾਹਮਣੇ ਸਤਿਗੁਰੂ ਜਗਜੀਤ 
ਸਿੰਘ ਜੀ ਦਾ ਮਨਮੋਹਕ ਚਿੱਤਰ ਬਣਾਇਆ। ਇਕ, ਚਿੱਤਰ ਜੋ 
ਕਿ ਉਹਨਾਂ ਨੇ ਘਰ ਬਣਾਇਆ ਸੀ, ਸਤਿਗੁਰੂ ਜੀ ਨੂੰ ਭੇਂਟ ਕੀਤਾ। 
ਵਰਿਆਮ 


5।। ੨੧੧0੫ 0301 5॥੧0। 4। ੬003% 


੮ 





ਗੁਰਪ੍ਰੀਤ ਸਿੰਘ ਜੀ ਨੇ ਪਹਿਲਾਂ ਵੀ ਹੋਲੇ ਦੇ 
ਮੇਲੇ ਤੇ ਸਤਿਗੁਰੂ ਜੀ ਦਾ ਚਿੱਤਰ 
ਬਣਾਇਅਆਸੀ। 

29 ਨਵੰਬਰ ਅਤੈਵਾਰ ਨੂੰ ਦੋਪਹਿਰ 
ਦਾ ਪ੍ਰੋਗਰਾਮ ਸਤਿਗੁਰੂ ਨਾਨਕ ਦੇਵ ਜੀ ਦੇ 
ਭ 551₹ੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। 
ਇਸ ਪ੍ਰੋਗਰਾਮ ਵਿੱਚ ਵੀ ਬਾਹਰੋਂ 
ਵਿਦਵਾਨ ਸੱਜਣ ਆਮੋਤ੍ਰਿਤ ਸਨ। 
ਪਹਿਲਾਂ ਸੁ. ਸੁਵਰਨ ਸਿੰਘ ਵਿਰਕ ਜੀ ਨੇ 
੧, ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਕਿ 
੩ ਮਾਡਰਨ ਪੰਜਾਬ ਦੀ ਘਾੜਤ ਗੁਰੂ ਨਾਨਕ 
ਦੇਵ ਜੀ ਦੁਆਰਾ ਘੜੀ ਗਈ। ਉਹਨਾਂ ਦਾ 
ਸੀਮਿਤ ਨਹੀਂ ਰਖ ਸਕਦੇ। ਉਸ ਤੋਂ ਬਾਅਦ ਪ੍ਰੋਫੈਸਰ ਅਵਤਾਰ 
ਸਿੰਘ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਖਲਾਕ , 
ਪਹਿਰਾਵਾ ਤੇ ਹੋਸ਼-ਜੋਸ਼ ਦਿੱਤਾ। ਉਹਨਾਂ ਨੇ ਸਾਂਝੀਵਾਲਤਾ ਤੇ 
ਸਰਬਤ ਦੇ ਭਲੇ ਦਾ ਲਕਸ਼ ਦਿੱਤਾ ਅਤੇ ਦੱਸਿਆ ਕਿ ਨਾਮ ਮਾਰਗ 
ਤੇ ਤੁਰ ਕੇ ਹੀ ਇਸ ਲਕਸ਼ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। 
ਪਟਿਆਲਾ ਤੋਂ ਡਾ .ਸੁਰਜੀਤ ਸਿੰਘ ਭੱਟੀ ਨੇ ਗੁਰੂ ਨਾਨਕ ਦੇਵ ਜੀ 
ਅਤੇ ਸਤਿਗੁਰੂ ਜਗਜੀਤ ਸਿੰਘ ਜੀ ਵਿੱਚ ਇੱਕ ਸਾਂਝ ਦੱਸੀ- 
ਸੈਗੀਤ ਦੀ ਸਾਂਝ । ਜਿਸ ਪਰੈਪਰਾ ਦੀ ਸ਼ੁਰੂਆਤ ਗੁਰੂ ਨਾਨਕ ਦੇਵ 
ਜੀ ਨੇ ਕੀਤੀ, ਉਸ ਪਰੈਪਰਾ ਨੂੰ ਸਤਿਗੁਰੁ ਜਗਜੀਤ ਸਿੰਘ ਜੀ 
ਅਗੇ ਲੈ ਕੇ ਤੁਰੇ। ਇਹਨਾਂ ਬੁਲਾਰਿਆਂ ਤੋਂ ਬਾਅਦ ਨਾਮ ਸਿਮਰਨ 
ਅਤੇ ਕੀਰਤਨ ਦੇ ਨਾਲ ਦੋਪਹਿਰ ਦੇ ਦਿਵਾਨ ਦੀ ਸਮਾਪਤ ਹੋ 
ਗਈ। 

ਹੁਣ ਇੰਤਜ਼ਾਰ ਸੀ ਸ਼ਾਮ ਦਾ। ਪ੍ਰਕਾਸ਼ ਸ਼ਤਾਬਦੀ ਮੇਲਾ ਸ਼ਿਖਰ 
ਤੇ ਪਹੁੰਚ ਚੁੱਕਾ ਸੀ, ਕਿਉਂਕਿ ਅੱਜ ਸ਼ਾਮ ਨੂੰ ਸਤਿਗੁਰੂ ਜਗਜੀਤ 
ਸਿੰਘ ਜੀ ਦੇ ਵਰੋਸਾਏ ਅਤੇ ਵਿਸ਼ਵ ਵਿਖਆਤ ਗਾਇਕ ਭਰਾਵਾਂ 
ਦੀ ਜੋੜੀ- ਪੰ. ਰਾਜਨ ਮਿਸ਼ਰਾ , ਪੰ. ਸਾਜਣ ਮਿਸ਼ਰਾ ਦਾ ਗਾਇਨ 
ਹੋਣਾ ਸੀ। ਪੂਰੇ ਪੰਡਾਲ ਵਿੱਚ ਸਜੇ ਸਰੋਤਿਆਂ ਨੇ ਦੋਹਾਂ ਮਿਸ਼ਰਾ 
ਭਰਾਵਾਂ ਦਾ ਤਾਲੀਆਂ ਮਾਰ ਕੇ ਸਵਾਗਤ ਕੀਤਾ। ਇਹਨਾਂ ਦੇ 
ਨਾਲ ਤਬਲੇ ਤੇ ਪੰ. ਅਭਿਸ਼ੇਕ ਮਿਸ਼ਰਾ ਅਤੇ ਹਾਰਮੋਨੀਅਮ ਤੇ ਪੰ. 
ਸੁਮਿਤ ਮਿਸ਼ਰਾ ਨੇ ਸੈਗਤ ਕੀਤੀ। ਗਾਇਨ ਤੋਂ ਪਹਿਲਾਂ ਸਤਿਗੁਰੂ 
ਜੀ ਤੇ ਸੈਗੀਤਕਾਰਾਂ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੀ 
ਤਸਵੀਰ ਅੱਗੇ ਜੋਤ ਪ੍ਰਜਵਲਤ ਕਰਨ ਦੀ ਰਸਮ ਅਦਾ ਕੀਤੀ। 
ਫਰਵਰੀ-੨੦੨੧ 


(੨੦੨।੮॥0੫॥੦01੩/|.੦੦। 





ਇਸ ਤੋਂ ਬਾਅਦ ਗਾਇਨ ਸ਼ੁਰੂ ਹੋਇਆ। ਸਭ ਤੋਂ 
ਪਹਿਲਾਂ ਉਹਨਾਂ ਰਾਗ ਸ੍ਰੀ ਵਿੱਚ ਇੱਕ ਭਜਨ 
ਗਾਇਆ- 

ਧੇਨੂੰ ਚੁਰਾ ਕੇ ਆਵਤ ਕਾਨਹਾ 

ਸਾਂਝ ਭਈ ਸਭ ਘਰ ਕੇ ਦੀਪ ਜਲੇ। 

ਇਸ ਤੋਂ ਬਾਅਦ ਉਨ੍ਹਾਂ ਆਪਣੇ ਗੁਰੂ ਬੜੇ ਰਾਮ 
ਦਾਸ ਜੀ ਦੁਆਰਾ ਸਿਖਾਈ ਬੰਦਿਸ਼ ਗਾਈ- 

ਅਬ ਮੋਰੀ ਬਾਹੀਂ ਗਹਾਂ ਦੀਨਾ ਨਾਥ 
ਸਤਿਗੁਰੂ ਜੀ ਤੋਂ ਪ੍ਰਾਪਤ ਬੈਦਿਸ਼ਾਂ ਸੁਣਾਈਆਂ- 

-ਯਾ ਰੱਬਾ ਮੇਰੀ ਬੇੜੀ ਨੂੰ ਪਾਰ ਲੰਘਾ 

ਆਪਣਾ ਤੂੰ ਫਜ਼ਲ ਕਰੀਂ। 

- ਬਿਜੁਰੀਆ ਚਮਕਾਉਣ ਘੋਰਨ ਘਟਾ ਅਤਿ ਕਾਲੀ 

-ਖਵਾਜਾ ਮਊਨੀਦੀਨ ਪੀਰ ਅਜਮੇਰ ਆਏ 

- ਆਵਨ ਕਹਿ ਗਏ ਅਜ ਹੂੰ ਨਾ ਆਏ 

ਆਵਨ ਕੇ ਦਿਨ ਬੀਤੇ 

ਉਪਰੈਤ ਬਿਰਹਾ ਦੀ ਅੱਗ ਵਿੱਚ ਲਿਪਟਿਆ ਭਜਨ 
ਗਾਇਆ 

ਜਨਨੀ ਮੈਂ ਨਾ ਜੀਊਂ ਬਿਨ ਰਾਮ 

ਰਾਮ ਲਖਣ ਸਿਆ ਵਨ ਕੌ ਗਵਨ ਕੀਨੌ 

ਪਿਤਾ ਗਏ ਸੁਰ ਧਾਮ। 

ਅਤ ਵਿਚ ਉਹਨਾਂ ਸਤਿਗੁਰੂ ਜਗਜੀਤ ਸਿੰਘ ਜੀ ਨੂੰ 
ਸਮਰਪਿਤ ਇਕ ਭਜਨ ਗਾ ਕੇ ਸਮਾਪਤੀ ਕੀਤੀ- 

ਸਾਧੋ ਐਸਾ ਹੀ ਗੁਰੂ ਭਾਵੇ 

ਜੋ ਰਾਗ ਰੋਗ ਕਾ ਭਰ ਭਰ ਪਿਆਲਾ 

ਪੀਵੋਂ ਔਰ ਪਿਲਾਵੇ। 

ਤਾੜੀਆਂ ਦੀ ਗੜਗੜਾਹਟ ਨਾਲ ਇਸ ਸੈਗੀਤਮਈ ਸ਼ਾਮ 
ਦੀ ਸਮਾਪਤੀ ਹੋ ਗਈ। ਸਤਿਗੁਰੂ ਜੀ ਨੇ ਸੈਗੀਤਕਾਰਾਂ ਨੂੰ 
ਸਨਮਾਨ ਤੇ ਸਿਰੋਪਾ ਭੇਂਟ ਕੀਤਾ। 

30 ਨਵੰਬਰ ਸੋਮਵਾਰ ਨੂੰ ਸਵੇਰੇ ਆਸਾ ਦੀ ਵਾਰ ਦੇ 
ਕੀਰਤਨ, 9 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਅਤੇ ਪਾਠਾਂ ਦੇ 
ਭੋਗ ਦੀ ਅਰਦਾਸ ਨਾਲ ਇਸ ਵਿਸ਼ਾਲ ਮੇਲੇ ਦੀ ਸਮਾਪਤੀ ਹੋ 
ਗਈ। ਸਤਿਗੁਰੂ ਜਗਜੀਤ ਸਿੰਘ ਪ੍ਰਕਾਸ਼ ਸ਼ਤਾਬਦੀ ਦੀ ਖੁਸ਼ੀ 
ਵਿੱਚ ਸਾਧ ਸੈਗਤ ਵੱਲੋਂ 6000 ਤੋਂ ਵੱਧ ਆਦਿ ਸੀ ਗ੍ਰੰਥ ਸਾਹਿਬ 
ਦੇ ਪਾਠਾਂ ਅਤੇ 33 ਸੀ ਦਸਮ ਗੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ 


ਵਰਿਆਮ 
5।। ੨੧੧0੫ 0301 5॥੧0। 4। €003% 


੮੨) 





ਗਏ। 40,2000 ਪਾਠ ਚੌਪਈ ਸਾਹਿਬ ਦੇ ਵੀ ਸਾਧ ਸੈਗਤ ਵੱਲੋਂ 
ਕੀਤੇ ਗਏ। 

ਇਹ ਸਾਰਾ ਪ੍ਰੋਗਰਾਮ ਪ੍ਰਤਾਪ ਮਦਰ ਦੇ ਬਾਹਰ ਸਾਹਮਣੇ ਖੁਲ੍ਹੇ 
ਮੈਦਾਨ ਵਿੱਚ ਵੱਡਾ ਪੰਡਾਲ ਸਜਾ ਕੇ ਕੀਤਾ ਗਿਆ। ਪ੍ਰਤਾਪ ਮੇਦਰ 
ਦੀ ਪਿੱਠ ਭੂਮੀ ਵਿੱਚ ਸਜੀ ਸਟੇਜ ਬਹੁਤ ਹੀ ਆਕਰਸ਼ਕ ਲੱਗ ਰਹੀ 
ਸੀ। ਇਸ ਲੇਖ ਵਿੱਚ ਵਿਸ਼ਾਲ ਮੇਲੇ ਦਾ ਬਹੁਤ ਹੀ ਸੈਖੇਪ ਬਿਊਰਾ 
ਦਿੱਤਾ ਜਾ ਸਕਿਆ ਹੈ ਕਿਉਂਕਿ ਕਰੋਨਾ ਅਤੇ ਕਿਸਾਨ ਅਦੋਲਨ 
ਕਰਕੇ ਰਸਤੇ ਬਦ ਹੋਣ ਕਰਕੇ ਅਸੀਂ ਪ੍ਰਤੱਖ ਰੂਪ ਵਿੱਚ ਇਸ ਵਿੱਚ 
ਸ਼ਾਮਿਲ ਨਹੀਂ ਹੋ ਸਕੇ। ਭਲਾ ਹੋਵੇ ਲਾਈਵ ਪ੍ਰੋਗਰਾਮ ਦਾ ਪ੍ਰਸਾਰਨ 
ਕਰਨ ਵਾਲੀ ਟੀਮ ਦਾ ਜਿਹਨਾਂ ਨੇ ਸਾਨੂੰ ਇਹ ਯੱਗ ਵੇਖਣ ਤੋਂ 
ਵਾਝਿਆਂ ਨਹੀਂ ਹੋਣ ਦਿੱਤਾ। ਫੇਰ ਵੀ ਪ੍ਰਤੱਖ ਦਰਸ਼ਨ ਨਾ ਕਰ 
ਸਕਣ ਦਾ ਸਾਨੂੰ ਅਫਸੋਸ ਹੈ। ਅਸੀਂ ਚਿਰਾਂ ਦੀ ਉਡੀਕ ਤੋਂ ਬਾਅਦ 
ਵਰਿਆਮ ਦਾ 'ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਪ੍ਰਕਾਸ਼ 
ਸ਼ਤਾਬਦੀ ਵਿਸ਼ੇਸ਼ ਔਕ” ਬੜੀ ਮਿਹਨਤ ਅਤੇ ਚਾਅ ਨਾਲ 
ਤਿਆਰ ਕੀਤਾ ਸੀ, ਜੋ ਅਸੀਂ ਮੌਕੇ ਤੇ ਸਤਿਗੁਰੂ ਜੀ ਨੂੰ ਭੇਂਟ ਨਹੀਂ 
ਕਰ ਪਾਏ। ਮਨ ਬਹੁਤ ਉਦਾਸ ਸੀ, ਪਰ ਸਤਿਗੁਰੂ ਜੀ ਨੇ ਫੋਨ ਤੇ 
ਸਾਡੀ ਹਾਜ਼ਰੀ ਸਵੀਕਾਰ ਕਰ ਲਈ ਤੇ ਫੇਰ ਮਨ ਨੂੰ ਧੀਰਜ ਬੱਝਾ। 
ਇਹ ਮੇਲਾ ਇੱਕ ਇਤਿਹਾਸਕ ਤੇ ਯਾਦਗਾਰੀ ਮੇਲਾ ਸੀ। ਇਸ 
ਲਈ ਵਰਿਆਮ ਦੇ ਪੰਨਿਆਂ ਤੇ ਇਸ ਦੀ ਹਾਜ਼ਰੀ ਲੱਗਣੀ ਜ਼ਰੂਰੀ 
ਸੀ। ਸੋ ਪਾਠਕ ਥੋੜ੍ਹੇ ਨੂੰ ਹੀ ਬਹੁਤ ਸਮਝ ਕੇ ਇਸ ਕੋਸ਼ਿਸ਼ ਨੂੰ 
ਸਵੀਕਾਰ ਕਰਨ। 

ਅਸੀਂ ਇਸ ਮੇਲੇ ਵਿੱਚ ਹਿੱਸਾ ਲੈਣ ਵਾਲੇ, ਸਾਰੇ ਪ੍ਰੋਗਰਾਮਾਂ ਦਾ 
ਆਯੋਜਨ ਕਰਨ ਵਾਲੇ ਪ੍ਰਬੈਧਕਾਂ ਅਤੇ ਸੇਵਾਦਾਰਾਂ ਨੂੰ ਮੇਲੇ ਦੀ 
ਨਿਰਵਿਘਨ ਸੈਪੂਰਨਤਾ ਅਤੇ ਸਫਲਤਾ ਦੀ ਵਧਾਈ ਦੇਂਦੇ ਹਾਂ। 
ਫਰਵਰੀ-੨੦੨੧ 


(੨੦੨।।੮॥0੫॥ਇ01੩/|.੦੦। 





ਸਾਹਿਤ ਫੁਲਵਾੜੀ ਦੇ ਪੰਜਾਬੀ ਮਾਲੀ 


ਮੇਰੇ ਸਾਹਮਣੇ ਪਈ ਖ਼ੂਬਸੂਰਤ ਪੁਸਤਕ ਦਾ ਨਾਉਂ ਹੈ “ਸਾਹਿਤ 
ਫੁਲਵਾੜੀ ਦੇ ਪੰਜਾਬੀ ਮਾਲੀ”। ਇਸ ਰਚਨਾ ਦਾ ਰਚਨਹਾਰ ਹੈ ਸ੍ਰੀ 
ਭੂਪਿੰਦਰ ਉਸਤਾਦ, ਜਿਸ ਦੀਆਂ ਦੋ ਤਿਨ ਪੁਸਤਕਾਂ ਮੈਂ ਪਹਿਲਾਂ ਵੀ 
ਪੜ੍ਹ ਚੁੱਕੀ ਹਾਂ। ਖਾਸ ਕਰਕੇ ਏਨਾਂ ਦੀ ਵਿਦੇਸ਼ਾਂ ਵਿੱਚ ਗੁਜਾਰੀ 
ਜ਼ਿੰਦਗੀ ਨਾਲ ਸੈਬਧਿਤ ਹਨ। ਜੀਵਕਾ ਕਮਾਉਣ ਲਈ ਬਹੁਤ ਸਾਰੇ 
ਭਾਰਤੀ “ਕਾਮੇ” ਅਕਸਰ ਰੁਜਗਾਰ ਲਈ ਸਦੀਆਂ ਤੋਂ ਵਿਦੇਸ਼ਾਂ ਵਿੱਚ 
ਜਾਂਦੇ ਰਹੇ ਹਨ। ਹਿਜਰਤ ਨੇ ਜਿਹੜੀਆਂ ਸਮੱਸਿਆਵਾਂ ਸਾਰੇ ਸੈਸਾਰ 
ਵਿੱਚ ਪੈਦਾ ਕੀਤੀਆਂ ਹੋਈਆਂ ਹਨ, ਇਹ ਪੁਰਾਣੇ ਸਮੇਂ ਤੋਂ ਅੱਜ ਵੀ 
ਉਥੇ ਹੀ ਫਲ ਰਹੀਆਂ ਹਨ। 

ਇਨ੍ਹਾਂ ਸਮੱਸਿਆ ਨਾਲ ਸੁਲਝਦਿਆਂ ਹੀ ਭੂਪਿੰਦਰ ਉਸਤਾਦ ਨੇ 
ਆਪਣੀਆਂ ਪਹਿਲਾਂ ਕਈ ਪੁਸਤਕਾਂ ਨੂੰ ਹੋਂਦ ਵਿੱਚ ਲਿਆਂਦਾ ਹੈ। 
ਪਰ ਇਹ ਪੁਸਤਕ ਉਨ੍ਹਾਂ ਸਾਰੀਆਂ ਹੀ ਕਿਤਾਬਾਂ ਤੋਂ ਬਿਲੁਕਲ ਵੱਖਰੀ 
ਰਚਨਾ ਹੈ। ਜਿਸ ਵਿੱਚ ਲੇਖਕ ਨੇ ਉਨ੍ਹਾਂ ਸਾਹਿਤਕਾਰਾਂ ਦੇ ਚਿੱਤਰ ਪੇਸ਼ 
ਕੀਤੇ ਹਨ, ਜੋ ਸਾਹਿਤ ਜਗਤ ਵਿੱਚ ਆਪਣੇ ਸਮੇਂ ਤੋਂ ਲੈ ਕੇ ਅੱਜ 
ਤੱਕ ਆਪਣੀ ਕਲਮ ਦੀ ਅੱਖ ਨਾਲ ਭਾਰਤੀ ਸਮਾਜ ਨੂੰ ਨਾ ਕੇਵਲ 
ਸੁਧਾਰਵਾਦੀ ਜਿੰਦਗੀ ਨਾਲ ਹੀ ਜੋੜਦੇ ਰਹੇ ਹਨ। ਸਗੋਂ ਹਰ ਇੱਕ 
ਮਨੁੱਖ ਨੂੰ ਚੰਗਾ ਈਮਾਨਦਾਰ ਜੀਵਨ ਜੀਉਂਣ ਦੀ ਜਾਚ ਵੀ 
ਸਿਖਾਉਂਦੇ ਰਹੇ ਹਨ। ਜਿਵੇਂ ਕਿ ਫਰੀਦ ਸਾਹਿਬ ਦੀਆਂ ਰਚਨਾਵਾਂ 
ਵਿੱਚ ਪ੍ਰਮਾਤਮਾ ਨੂੰ ਮਿਲਣ ਲਈ ਪ੍ਰੇਰਨਾ ਮਿਲਦੀ ਹੈ। ਭਾਵ ਮਨੁੱਖ 
ਦੀ ਆਤਮਾ ਨੂੰ ਪ੍ਰਮਾਤਮਾ ਨਾਲੋਂ ਵਿਛੋੜੇ ਦੀ ਗੱਲ ਕਹਿੰਦੇ ਹੋਏ 
ਬਿਰਹਾ-ਬਿਰਹਾ ਆਖੀਏ ਬਿਰਹਾ ਨੂੰ ਸੁਤਲਾਨ, ਕਹਿ ਕੇ ਮਨੁੱਖ ਨੂੰ 
ਸਮਝਾਉਂਦੇ ਹਨ। 

ਇਸੇ ਤਰ੍ਹਾਂ ਬੁੱਲੇਸ਼ਾਹ ਦੀ ਸਮੁੱਚੀ ਰਚਨਾ ਇਸ਼ਕ ਮਜ਼ਾਜੀ ਤੋਂ 
ਇਸ਼ਕ ਹਕੀਕੀ ਤੱਕ ਪਹੁੰਚ ਦੀ ਹੈ। ਗੱਲ ਭਾਵੇਂ ਉਹ ਉਦਾਹਰਣ 
ਲਈ ਇਸ਼ਕ ਮਜਾਜੀ ਦੇ ਪੱਖੋਂ ਕਰਦੇ ਹਨ। ਇਨ੍ਹਾਂ ਦੋਹਾਂ ਮਹਾਨ 
ਰਚਨਾਕਾਰਾਂ ਦੇ ਜੀਵਨ ਨੂੰ ਵੀ ਭੂਪਿੰਦਰ ਉਸਤਾਦ ਨੇ ਬਾ-ਖੂਬੀ 
ਪਾਠਕਾਂ ਸਾਹਮਣੇ ਰਖਿਆ ਹੈ। ਫਰੀਦ ਸਾਹਿਬ ਬਾਰੇ ਮੈਨੂੰ ਪਹਿਲੀ 
ਵਾਰ ਹੀ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਉਨ੍ਹਾਂ ਨੇ ਚਾਰ 
ਧੀਆਂ ਦਾ ਜਨਮ ਹੋਇਆ। ਹੋਰ ਵੀ ਬਹੁਤ ਸਾਰੀ ਨਵੀਂ ਜਾਣਕਾਰੀ 
ਮੈਨੂੰ ਭੁਪਿੰਦਰ ਉਸਤਾਦ ਦੀ ਲਿਖੀ ਇਸ ਪੁਸਤਕ “ਸਾਹਿਤ 
ਫੁਲਵਾੜੀ ਦੇ ਮਾਲੀ” ਪੁਸਤਕ ਦੇ ਬਾਕੀ ਲਿਖਾਰੀਆਂ ਦੇ ਚਿੱਤਰ ਪੜ੍ਹ 
ਕੇ ਮਿਲੀ ਹੈ। ਜਿਵੇਂ ਪ੍ਰੋ. ਮੋਹਨ ਸਿੰਘ ਜੀ ਨੂੰ ਆਪਣੀ ਜੀਵਕਾ 
ਕਮਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ। ਇਥੋਂ ਤੱਕ ਕਿ 
ਚਾਹ ਦੀ ਦੁਕਾਨ ਵੀ ਖੋਲੀ। ਸਾਹਿਤ ਦੀ ਉੱਤਮ ਰਚਨਾ ਕਰਦਿਆਂ 
ਜ਼ਿੰਦਗੀ ਨੇ ਕਈ ਉਲਝਣਾ ਨੂੰ ਝਲਿਆ। 


ਵਰਿਆਮ 
5।। ੨੧੧0੫ 0301 5॥੧0। 4। €003% 


੮) 


-ਭਚਿੰਤਾ ਕੱਰ 

ਬਾਵਾ ਬਲਵੌਤ ਨੂੰ ਤਾਂ ਮੈਂ ਉਸ ਦੀ ਨਿੱਕੀ ਜਿਹੀ ਪੜੱਛਤੀ 
ਵਿੱਚ 45 ਕੁ ਵਰ੍ਹੇ ਪਹਿਲਾਂ ਮਿਲ ਕੇ ਵੀ ਆਈ ਸੀ। ਜਦੋਂ ਉਹ 
ਕ੍ਰਿਸ਼ਨਾ ਨਗਰ ਵਿੱਚ ਜਮਨਾ ਤੋਂ ਪਾਰ ਰਹਿੰਦੇ ਸਨ। ਉਦੋਂ ਉਹ 
ਅਕਸਰ ਰੇਡੀਓ ਦਿੱਲੀ ਉੱਤੇ ਕਵਿਤਾ ਪੜ੍ਹਨ ਜਾਂਦੇ ਹੁੰਦੇ ਸਨ ਤੇ 
ਅੰਮ੍ਰਿਤਾ ਪੀਤਮ ਉਸ ਸਮੇਂ ਦਿੱਲੀ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਵਿੱਚ 
ਚਿੱਠੀਆਂ ਦੇ ਜਵਾਬ ਦਿੰਦੇ ਹੁੰਦੇ ਸਨ। 

ਬਾਵਾ ਬਲਵੌਤ ਦੀ 'ਬਦਰਗਾਹ” ਕਵਿਤਾ ਮੈਨੂੰ ਅੱਜ ਤੱਕ ਵੀ 
ਯਾਦ ਹੈ। ਆਪਣੇ ਸਮੇਂ ਵਿੱਚ ਬਾਵਾ ਬਲਵੌਤ ਦੀ ਕਵਿਤਾ ਦੇ 
ਅਣਗਿਣਤ ਪਾਠਕ ਹੁੰਦੇ ਸਨ। ਭਾਈ ਵੀਰ ਸਿੰਘ ਜੀ ਦੇ ਜੀਵਨ ਨੂੰ 
ਪੜ੍ਹਕੇ ਮੈਨੂੰ ਅਗੇ ਨਾਲੋਂ ਬਹੁਤ ਸਾਰੀ ਨਵੀਂ ਜਾਣਕਾਰੀ ਹਾਸਲ ਹੋਈ। 
ਇਸ ਕਰਕੇ ਮੈਂ ਭੂਪਿੰਦਰ ਉਸਤਾਦ ਜੀ ਦੀ ਅਤੀ ਧੰਨਵਾਦੀ ਹਾਂ। 
ਸਰਦਾਰ ਨਾਨਕ ਸਿੰਘ ਨਾਵਲਕਾਰੀ ਦੇ ਜੀਵਨ ਅਤੇ ਕਲਮ ਦੀ ਵੀ 
ਮੈਨੂੰ ਬਹੁਤ ਸਾਰੀ ਨਵੀਂ ਜਾਣਕਾਰੀ ਇਸ ਪੁਸਤਕ ਨੇ ਦਿੱਤੀ ਹੈ। ਇਸ 
ਪੁਸਤਕ ਦੀ ਸਾਹਿਤ ਫੁਲਵਾੜੀ ਵਿਚਲੇ ਸਾਰੇ ਹੀ ਸਾਹਿਤਕਾਰ 
ਆਪਣੇ ਸਮੇਂ ਦੇ ਮਹਾਨ ਲੇਖਕ ਹਨ ਹੀ ਇਸ ਦੇ ਨਾਲ-ਨਾਲ ਅੱਗੋਂ 
ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਹੁਤ ਵੱਡੇ ਚਾਨਣ-ਮੁਨਾਰੇ 
ਸਿੱਧ ਹੋਏ ਹਨ ਜੋ ਰਹਿੰਦੀ ਦੁਨੀਆਂ ਨੂੰ ਹਨੇਰੇ ਤੋਂ ਰੌਸ਼ਨੀ ਵੱਲ 
ਲਿਆਉਂਦੇ ਹਨ ਤੇ ਲਿਆਉਂਦੇ ਰਹਿਣਗੇ। ਭਾਵੇਂ ਮੈਂ ਪਹਿਲਾਂ ਵੀ 
ਨਾਨਕ ਸਿੰਘ ਜੀ ਦੇ ਕਈ ਨਾਵਲ ਪੜ੍ਹੇ ਹਨ। ਜਿਵੇਂ ਇੱਕ ਮਿਆਨ 
ਦੋ ਤਲਵਾਰਾਂ, ਚਿੱਟਾ ਲਹੂ, ਪਵਿੱਤਰ ਪਾਪੀ ਆਦਿ ਫੇਰ ਵੀ ਇਸ 
ਪੁਸਤਕ ਵਿਚਲੇ ਨਾਨਕ ਸਿੰਘ ਜੀ ਦੇ ਜੀਵਨ ਨੂੰ ਮੈਂ ਮੁੜ ਬਹੁਤ 
ਧਿਆਨ ਨਾਲ ਪੜ੍ਹਿਆ ਹੈ ਤੇ ਮੈਨੂੰ ਇਹ ਸਭ ਕੁਝ ਬਹੁਤ ਚੰਗਾ ਅਤੇ 
ਦਿਲਚਸਪ ਵੀ ਲਗਿਆ ਹੈ। 
ਬਖਸ਼ੀ ਹੈ। ਖਾਸ ਕਰਕੇ ਲਾਲ ਧਨੀਰਾਮ ਚਾਤ੍ਰਿਕ ਅਤੇ ਭਾਈ ਵੀਰ 
ਸਿੰਘ ਦੀ ਸਾਹਿਤਕ ਦੇਣ ਨੂੰ ਮੈਂ ਆਪਣੀਆਂ ਕਈ ਕਲਾਸਾਂ ਵਿੱਚ 
ਮੁੱਖ ਤੌਰ ਤੇ ਪੜ੍ਹਿਆ ਵੀ ਸੀ। 

ਬਾਬਾ ਫਰੀਦ ਸਾਹਿਬ ਅਤੇ ਬੁੱਲੇਸ਼ਾਹ ਤਾਂ ਸੂਫੀ ਕਾਵਿ ਵਿਚ 
ਅਜੇ ਵੀ ਨਾ ਕੇਵਲ ਪੰਜਾਬੀ ਸਾਹਿਤ ਵਿੱਚ ਹੀ ਬਲਕਿ ਕਈ ਹੋਰ 
ਲਿਪੀਆਂ ਵਿੱਚ ਵੀ ਪੰਜਾਬੀ ਸਾਹਿਤ ਤੋਂ ਵੱਧ ਪੜ੍ਹਿਆ ਜਾ ਰਿਹਾ 
ਅਧਿਆਤਮ ਸਾਹਿਤ ਹੈ। ਖਾਸ ਕਰਕੇ ਪਾਕਿਸਤਾਨ ਵਿੱਚ। 

ਇਉਂ ਮੈਂ ਤਹਿ ਦਿਲੋਂ ਭੁਪਿੰਦਰ ਉਸਤਾਦ ਜੀ ਨੂੰ ਬਹੁਤ-ਬਹੁਤ 
ਮੁਬਾਰਕਬਾਦ ਕਹਿੰਦੀ ਹਾਂ। ਉਨ੍ਹਾਂ ਦੀ ਇਸ ਮਹਾਨ ਰਚਨਾ “ਸਾਹਿਤ 
ਫੁਲਵਾੜੀ ਦੇ ਪੰਜਾਬੀ ਮਾਲੀ” ਪੁਸਤਕ ਲਈ। ਇਹ ਪੁਸਤਕ ਹਰ 
ਪਾਠਕ ਨੂੰ ਪੜ੍ਹਨ ਪਿਛੋਂ ਆਪਣੇ ਕੋਲ ਸਾਂਭ ਕੇ ਰੱਖਣੀ ਚਾਹੀਦੀ ਹੈ। 


ਫਰਵਰੀ-੨੦੨੧ 
(੨੦੨।੮॥0੫॥01੨/|.੦੦। 





ਸ੍ਰੀ ਜਪੁਜੀ ਸਾਹਿਬ ਦਾ ਸੁਖੈਨ ਉਰਦੂ ਨਜ਼ਮ ਵਿੱਚ ਟੀਕਾ 


ਟੀਕਾਕਾਰ:- ਖਾਨ ਬਹਾਦਰ ਖ੍ਹਾਜਾ ਦਿਲ ਮੁਹੰਮਦ ਐਮ.ਏ. 
ਗੁਰਮੁਖੀ ਲਿਪੀਕਾਰ:- ਗਿਆਨੀ ਗੁਰਚਰਨ ਸਿੰਘ ਅੰਮ੍ਰਿਤਸਰ 


ਤੀਰਥੁ ਤਪੁ ਦਇਆ ਦਤੁ ਦਾਨ ।। 

ਤੀਰਥ ਜਾਏ ਜ਼ੁਹਦ' ਕਮਾਏ, ਖੂਬ ਦਇਆ ਪੁੰਨ ਦਾਨ ਕਰੇ। 

ਜੇ ਕੋ ਪਾਵੈ ਤਿਲ ਕਾ ਮਾਨੁ।। 

ਲੇਕਿਨ ਫਲ ਤਿਲ ਜਿਤਨਾ ਪਾਏ, ਉਸ ਪਰ ਮਾਨ ਗੁਮਾਨ ਕਰੇ। 
ਸੁਣਿਆ ਮੰਨਿਆ ਮਨਿ ਕੀਤਾ ਭਾਉ । 

ਬੰਦਾ ਸੁਣ ਸੁਣ ਕਰ ਜੋ ਮਾਨੇ, ਪ੍ਰੇਮ ਸੇ ਦਿਲ ਮੇਂ ਧਿਆਨ ਕਰੋ । 
ਅੰਤਰਗਤਿ ਤੀਰਥਿ ਮਲਿ ਨਾਉ।। 

ਅਪਨੇ ਮਨ ਕੇ ਤੀਰਥ ਮੇਂ ਵੁਹ, ਮਲ ਮਲ ਕਰ ਇਸ਼ਨਾਨ ਕਰੇ । 
ਸਭਿ ਗੁਣ ਤੇਰੇ ਮੈ ਨਾਹੀ ਕੋਇ।। 

ਤੂ ਫਸਫੋਂ ਕਾ ਵਾਲੀ ਮਾਲਕ”, ਗੁਨ ਕਾ ਮੁਝ ਮੇਂ ਨਾਮ ਨਹੀਂ। 
ਵਿਣੁ ਗੁਣ ਕੀਤੇ ਭਗਤਿ ਨ ਹੋਇ।। 

ਜਬ ਤਕ ਵਸਫ” ਨ ਹੋਂ ਕੁਛ ਪੱਲੇ, ਭਗਤੀ ਸੇ ਕੁਛ ਕਾਮ ਨਹੀਂ। 
ਸੁਅਸਤਿ ਆਥਿ ਬਾਣੀ ਬਰਮਾਉ।। 

ਮਾਇਆ ਸ਼ਬਦ ਔਰ ਬ੍ਰਹਮਾਓਂ ਕਾ, ਖਾਲਕ ਖੈਰ ਅੰਦੇਸ਼ ਖੁਦਾ । 

ਸਤਿ ਸੁਹਾਣੁ ਸਦਾ ਮਨਿ ਚਾਉ। 

ਤੂ ਸਤ ਚਿੱਤ ਆਨੰਦ ਹੈ ਸੁੰਦਰ, ਤੁਝ ਕੋ ਹੋ ਪਰਨਾਮ ਸਦਾ। 

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ | 

ਕੌਣ ਸਾ ਥਾ ਵੁਹ ਵਕਤ ਜ਼ਮਾਨਾ, ਕੌਣ ਸਾ ਦਿਨ ਤਾਰੀਖ ਵੁਹ ਥੀ । 

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ।। 

ਮੌਸਮ ਔਰ ਮਹੀਨਾ ਕਿਆ ਥਾ, ਨੀਵ ਰਖੀ ਜਬ ਦੁਨੀਆਂ ਕੀ। 

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣ ।। 

ਪੰਡਤ ਵਕਤ ਲਗਨ ਕਰ ਪਾਤੇ, ਲਿਖਤੇ ਸਾਫ ਪੁਰਾਨ ਮੇਂ ਵੁਹ । 

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ।। 

ਕਾਜ਼ੀ ਜਾਨਤੇ ਸਾਇਤ” ਤੋ, ਲਿਖ ਦੇਤੇ ਸਭ ਕੁਰਾਨ ਮੇਂ ਵਹ । 

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।। 

ਦਿਨ, ਤਾਰੀਖ, ਮਹੀਨਾ, ਮੌਸਮ, ਜੋਗੀ ਕੋ ਮਾਲੂਮ ਕਹਾਂ। 


ਵਰਿਆਮ 
5।। ੨੧੧0੫ 0301 5॥੧0। 4। ੬003% 


ਪੀ 


ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।। 
ਜਾਨੇ ਤੋ ਵੁਹ ਖਾਲਕ ਜਾਨੇ, ਜਿਸ ਸੇ ਹੈ ਆਬਾਦ ਜਹਾਂ'। 
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ।। 
ਕਿਉਂ ਕਰ ਬੋਲੂੰ ਹਮਦ' ਕਰੂੰ, ਯਾ ਸ਼ਰਹ ਕਰੂੰ ਯਾ ਜਾਨੂ ਮੈਂ। 
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ।। 
'ਨਾਨਕ' ਕਹਿਨੇ ਕੋ ਸਭ ਕਹਿ ਦੇਂ, ਸਭ ਬੜ੍ਹ ਚੜ੍ਹ ਕਰ ਸਿਆਨੇ ਹੈਂ। 
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ।। 
ਨਾਮ ਬੜਾ ਔਰ ਸ਼ਾਨ ਬੜੀ, ਜੋ ਚਾਹੇ ਸੋ ਹੋ ਜਾਤਾ ਹੈ। 
ਨਾਨਕ ਜੇ ਕੋ ਆਪੋ ਜਾਣੈ ਅਗੈ ਗਇਆ ਨ ਸੋਹੈ ।।੨੧।। 
'ਨਾਨਕ' ਜੋ ਹੰਕਾਰੀ” ਹੋ, ਕਬ ਆਗੇ ਇੱਜ਼ਤ ਪਾਤਾ ਹੈ।।੨੧।। 
੧. ਤਪ। ੨. ਹੇ ਗੁਣਾਂ ਦੇ ਸੁਆਮੀ ! ਸਾਰੇ ਗੁਣ ਤੇਰੇ ਹੀ ਪ੍ਰਕਾਸ਼ ਰਹੇ ਹਨ। 
੩. ਸ਼ਭ ਗੁਣ । ੪. ਸਮਾਂ, ਵਕਤ । ੫. ਸ੍ਰਿਸ਼ਟੀ ਕਦੋਂ ਤੇ ਕਿਵੇਂ ਬਣੀ ਇਸ ਨੂੰ 
ਦਸਣ ਵਾਲਾ ਕੋਈ ਨਹੀਂ। ਇਸ ਨੂੰ ਸ੍ਰਿਸ਼ਟੀ ਕਰਤਾ ਹੀ ਜਾਣਦਾ ਹੈ। 
੬. ਉਸਤਤੀ । ੭. ਘੁਮੰਡੀ। 

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ।। 
ਲਾਖੋਂ ਹੈਂ ਪਾਤਾਲ ਯਹਾਂ, ਪਾਤਾਲੋਂ ਕੇ ਪਾਤਾਲ ਭੀ ਹੈਂ। 
ਫੈਲੇ ਲਾਖੋਂ ਆਕਾਸ਼ੋਂ ਪਰ, ਆਕਾਸ਼ੋਂ ਕੇ ਜਾਲ ਭੀ ਹੈਂ। 
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ।। 
ਅੰਤ ਨ ਪਾਇਆ ਢੂੰਡ ਥਕੇ ਹਮ, ਵੇਦ ਯੇਹੀ ਇਕ ਬਾਤ ਬਤਾਏਂ । 
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ।। 
ਸਭ ਅਠਾਰਹ ਹਜ਼ਾਰ ਕਿਤਾਬੇਂ, ਅਸਲ ਇਕ ਜ਼ਾਤ ਤੇਰੀ ਬਤਾਏਂ। 
ਲੇਖਾ ਹੋਇ ਤਤ ਲਿਖੀਐ ਲੇਖੈ ਹੋਇ ਵਿਣਾਸੁ ।। 
ਲਿਖਨੇ ਵਾਲੇ ਮਿਟ ਜਾਤੇ ਹੈਂ, ਸ਼ਰਹ" ਨ ਲਿੱਖੀ ਜਾਏ ਕਭੀ। 
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ।!੨੨।। 
'ਨਾਨਕ' ਕਹਿ ਰੱਬ ਸਭ ਸੇ ਆਲੀ”, ਜਾਨੇ ਅਪਨੀ ਸ਼ਾਨ ਵੁਹੀ।।੨੨।। 
੧. ਪ੍ਰਭੂ ਦਾ ਹੁਕਮ। ੨. ਉੱਚਾ । 


ਫਰਵਰੀ-੨੦੨੧ 
੨੦੨।।੮॥0੫॥01੩/|.੦੦। 


੨੨੬ ੮ ੨੫. 


ਨਵੇ ਦੌਰ ਦੇ ਨਵੇਂ ਤਰੀਕੇ 


ਅਮੂਮਨ ਜਦੋ' ਕੋਈ ਕੈਂਸਰ ਬਾਰੇ ਗੱਲ ਕਰਦਾ ਹੈ 
ਤਾਂ ਸਾਧਾਰਨ ਕੈਂਸਰ ਸ਼ਬਦ ਦੇ ਡਰਾਉਣੇਪਣ ਨੂੰ ਹੀ 
ਜਾਣਦਾ ਹੈ। ਅਸਲ ਵਿਚ ਕੈਂਸਰ ਸੈਂਕੜੇ ਕਿਸਮ ਦਾ 
ਹੈ। ਇਕ ਇਕ ਕੈਂਸਰ ਅੱਗੋ ਕਈ ਕਿਸਮ ਦਾ 
ਹੈ। ਮਲਟੀਪਲ ਮਾਈਲੋਮਾ ਨਾਂ ਦੇ ਜਿਸ ਕੈੱਸਰ ਤੋਂ' ਮੈ' 
ਪੀੜਿਤ ਹਾਂ ਇਸ ਨੂੰ ਬੋਨ ਕੈਂਸਰ, ਬੋਨ ਮੈਰੋ ਕੈਂਸਰ ਵੀ 
ਕਿਹਾ ਜਾਂਦਾ ਹੈ। ਇਹ ਕੈਂਸਰ ਅੱਗੋਂ ਅਨੇਕ ਭਾਂਤ ਦਾ 
ਹੈ। ਇਸ ਦੀ ਕਿਸਮ ਇਮੂਨੋਗਲੋਬੋਲੀਨ ਦੀਆਂ ਕਿਸਮਾਂ 
'ਤੇ ਨਿਰਭਰ ਕਰਦੀ ਹੈ। ਇਕ ਲਾਈਟ ਚੇਨ ਮਾਈਲੋਮਾ 
ਹੈ ਅਤੇ ਹੈਵੀ ਚੇਨ ਮਾਈਲੋਮਾ ਹੈ। ਇਹ ਅੱਗੋ ਏ, ਜੀ, 
ਐਮ, ਡੀ ਅਤੇ ਈ ਕਿਸਮਾਂ ਦਾ ਹੁੰਦਾ ਹੈ।100 ਪਿੱਛੇ 
20 ਲੋਕਾਂ ਨੂੰ ਇਹ ਆਮ ਤੌਰ 'ਤੇ ਹੁੰਦਾ ਹੈ। 100 ਵਿਚੋਂ 
3 ਜਣਿਆਂ ਨੂੰ ਨੋਨ ਸੀਕ੍ਰੇਟਰੀ ਮਾਈਲੋਮਾ ਹੁੰਦਾ 
ਹੈ।ਮਗਸ _ਮੋਕੋਮੈਮੋਪੈਥੀ ਆਫ _ ਅੰਡਰਮਾਇਨ 
ਸਿਗਨੀਫਿਕੈੱਸ ਮਾਈਲੋਮਾ ਹੁੰਦਾ ਹੈ।ਕੁਝ _ਹੋਰ 
ਵੰਨਗੀਆਂ ਹਨ:- ਪਲਾਜ਼ਮਾ ਸਾਈਟੋਮਾ, 
ਐਮੀਲਾਇਡੋਸਿਸ, _ਸਮੋਲਡਰਿੰਗ ਮਾਈਲੋਮਾ 
ਇਨਸਮੋਲਡਰਿੰਗ, ਏਸਿਮਟੋਮੇਟਿਕ ਮਾਈਲੋਮਾ। ਇਸ 
ਕੈਂਸਰ ਵਿਚ ਇਨਸਾਨ ਦੇ ਬੋਨ ਮੈਰੋ ਵਿਚ ਅਣਲੋੜੀਂਦੇ 
ਪਲਾਜ਼ਮਾ ਸੈੱਲ ਆ ਜਾਂਦੇ ਹਨ। ਸੀਰਮ ਅਤੇ ਮੂਤਰ 
ਵਿਚ ਮਲਟੀਪਲ ਪ੍ਰੋਟੀਨ ਜਮ੍ਹਾਂ ਹੋ ਜਾਂਦੇ ਹਨ ਅਤੇ 
ਅਛੋਪਲੇ ਹੀ ਅੰਗਾਂ ਹੱਡੀਆਂ, ਕਿਡਨੀ, ਲਿਵਰ ਦਾ 
ਵਿਨਾਸ਼ ਸ਼ੁਰੂ ਕਰ ਦਿੰਦੇ ਹਨ। ਹੱਡੀਆਂ ਵਿਚ ਦਰਦਾਂ, 
ਖਾਸ ਕਰ ਰੀੜ੍ਹ ਦੀ ਹੱਡੀ ਅਤੇ ਪਸਲੀਆਂ ਵਿੱਚ, 
ਉੱਲਟੀਆਂ, ਕਬਜ਼, ਭੁੱਖ ਨਾ ਲੱਗਣਾ, ਭਾਰ ਘਟਣਾ, 
ਦਿਮਾਗੀ ਧੁੰਦਲਾਪਨ, _ਕੰਨਫਿਊਜਨ, ਥਕਾਵਟ, 
ਅਕਸਰ ਬੀਮਾਰ ਹੋਣਾ, ਬੁਖਾਰ ਚੜ੍ਹਨਾ, ਕਮਜ਼ੋਰੀ, 
ਲੱਤਾਂ ਵਿਚ ਕੰਪਨ, ਬਹੁਤ ਪਿਆਸ ਲੱਗਣਾ, ਅਕਸਰ 
ਪਿਸ਼ਾਬ ਆਉਣਾ, ਇਸਦੇ ਮੁੱਖ ਲੱਛਣ ਹਨ। ਕਈ ਲੋਕਾਂ 


ਵਰਿਆਮ 
5।। ੨੧੧0੫ 0301 5॥੧0। 4। ੬003% 


੮੨ 








-ਪ੍ਰੰ. ਲਖਛੰਰ ਸਿੰਘ 


ਅਚਾਨਕ ਸਰੀਰ ਦਾ ਵੱਡਾ ਨੁਕਸਾਨ ਹੋ ਕੇ ਪਤਾ ਲੱਗਦਾ 
ਹੈ। ਮੇਰੇ ਕੇਸ ਵਿਚ ਕੋਈ ਲੱਛਣ ਨਹੀਂ ਆਇਆ। ਬਸ 
ਛਿੱਕ ਆਉਣ ਨਾਲ ਰੀੜ੍ਹ ਦੀ ਹੱਡੀ ਦੇ ਦੋ ਮਣਕੇ ਟੁੱਟ 
ਗਏ ਅਤੇ ਪਤਾ ਲੱਗਾ। ਹਾਲਤ ਆਮ ਵਾਂਗ ਹੁੰਦੇ 
ਜਾਪਦਿਆਂ, ਦਵਾਦਾਰੂ, ਖਾਣ-ਪੀਣ ਦੀ ਇਕ ਰੁਟੀਨ 
ਬਣ ਗਈ। 

ਜ਼ਿੰਦਗੀ ਫਿਰ ਤੋ ਆਮ ਵਰਗੀ ਹੋ ਗਈ। ਨੌਕਰੀ, 
ਘਰ ਦੇ ਕੰਮ ਕਾਰ, 'ਪਹਿਲ' ਦੀਆਂ ਗਤੀਵਿਧੀਆਂ ਤੋ 
ਇਲਾਵਾ ਰੇਡੀਓ 'ਤੇ 'ਦੇਸ਼ ਪੰਜਾਬ' ਪ੍ਰੋਗਰਾਮ ਦੇ ਇਕ 
ਸੈਗਮੈਂਟ ਲਈ ਖਰੜਾ ਤਿਆਰ ਕਰਨਾ ਤੇ ਪੇਸ਼ਕਾਰੀ 
ਖ਼ੁਦ ਕਰਨੀ ਸ਼ੁਰੂ ਕੀਤੀ, ਜੋ 2007 ਤੋਂ” ਸ਼ੁਰੂ ਕਰਕੇ 
2013-14 ਤੱਕ ਨਿਰੰਤਰ ਹਰ ਮਹੀਨੇ ਦੀਆਂ 6 
ਡਿਊਟੀਆਂ ਕੀਤੀਆਂ। ਇਸੇ ਤਰ੍ਹਾਂ ਡੀ ਡੀ ਪੰਜਾਬੀ ਤੇ 
ਨਵਾਂ ਪ੍ਰੋਗਰਾਮ “ਪਾਠਸ਼ਾਲਾ ਪੰਜਾਬੀ ਸਿੱਖੀਏ” 
ਕੰਟਰੀਵਾਈਡ ਕਲਾਸਰੂਮ ਸ਼ੁਰੂ ਕੀਤਾ, ਜਿਸ ਵਿਚ ਮੈਂ 
ਡੀ ਡੀ ਪੰਜਾਬੀ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਿਚ 
ਵਸਦੇ ਲੋਕਾਂ ਨੂੰ ਪੰਜਾਬੀ ਸਿਖਾਉਣ ਦਾ ਪ੍ਰੋਗਰਾਮ ਕਰਦਾ 
ਸਾਂ। ਇਹ ਪ੍ਰੋਗਰਾਮ 2012 ਤੱਕ ਚੱਲਿਆ। ਇਸ ਮੌਕੇ 
ਡਿਪਟੀ ਡਾਇਰੈਕਟਰ ਦੂਰਦਰਸ਼ਨ ਨੇ ਬੁਲਾਇਆ ਤੇ 
ਕਿਹਾ ਕਿ ਉਹ ਦੂਰਦਰਸ਼ਨ ਦੇ ਮਾਧਿਅਮ ਰਾਹੀ' ਮੇਰੀ 
ਜ਼ਿੰਦਗੀ ਟੈਲੀਵਿਜ਼ਨ ਦੇ ਛੋਟੇ ਪਰਦੇ 'ਤੇ ਆਮ ਲੋਕਾਂ ਨੂੰ 
ਦਿਖਾਉਣਾ ਚਾਹੁੰਦੇ ਸਨ। ਲੰਬੀ-ਚੌੜੀ ਵਿਚਾਰ-ਚਰਚਾ 
ਤੋ” ਬਾਅਦ ਪ੍ਰੋਗਰਾਮ ਜਨਮਿਆ _ “ਜ਼ਿੰਦਗੀ 
ਅਨਮੋਲ””। ਇਸ ਨਵੇਂ' ਸ਼ੁਰੂ ਕੀਤੇ ਪ੍ਰੋਗਰਾਮ ਦੇ ਪਹਿਲੇ 
ਗਏ, ਬਾਅਦ ਵਿਚ ਮੇਰੀ ਜ਼ਿੰਮੇਵਾਰੀ ਰਹੀ ਕਿ ਐਸੇ 
ਲੋਕਾਂ ਨੂੰ ਲੱਭ ਕੇ ਡੀ ਡੀ ਪੰਜਾਬੀ ਦੇ ਪਰਦੇ ਰਾਹੀ' 
ਦਰਸ਼ਕ ਲੋਕਾਂ ਦੇ ਰੁਬਰੂ ਕੀਤਾ ਜਾਵੇ, ਜਿਨ੍ਹਾਂ ਆਪਣੀ 


ਫਰਵਰੀ-੨੦੨੧ 
(੨੦੨।੮॥0੫॥01੨/|.੦੦। 





ਜਾਨ ਅਤੇ ਜ਼ਿੰਦਗੀ ਉੱਤੇ ਅਣਕਹੇ ਦੁਖ-ਕਸ਼ਟ 
ਸਹਿੰਦਿਆਂ, ਮਿਸਾਲੀ ਜੀਵਨ ਜੀਉੱਦਿਆਂ, ਸਮਾਜ 
ਵਾਸਤੇ ਕੁਝ ਕੀਤਾ ਹੋਵੇ । ਸਾਲਾਂ ਬੱਧੀ ਚੱਲੇ ਇਸ 
ਪ੍ਰੋਗਰਾਮ ਵਿਚ ਮੈ' ਕੁਝ ਇਕ ਸਪਾਈਨਲ ਇੰਜਰੀ ਨਾਲ 
ਰੀੜ੍ਹ ਦੀ ਹੱਡੀ ਟੁੱਟਣ ਤੇ ਸਪਾਈਨਲ ਕਾਰਡ ਦੇ ਟੁੱਟਣ 
ਵਾਲੇ ਕੁਝ ਲੋਕ, ਦ੍ਰਿਸ਼ਟੀ ਤੋਂ ਵਿਰਵੇ ਕੁਝ ਇਕ ਲੋਕ, 
ਅੰਗਾਂ ਦੇ ਕੱਟੇ ਜਾਣ ਵਾਲੇ ਕੁਝ ਲੋਕ, ਕੈੱਸਰ ਤੇ ਫਤਿਹ 
ਪਾ ਕੇ ਆਮ ਜ਼ਿੰਦਗੀ ਜੀਊਣ ਵਾਲੇ ਕੁਝ ਲੋਕ ਲੱਭ ਕੇ 
ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਲੋਕਾਂ ਦੇ ਸਾਹਮਣੇ 
ਲਿਆੰਦੇ। ਇਹ ਪ੍ਰੋਗਰਾਮ ਆਪਣੀ ਵਿਸ਼ੇਸ਼ ਪ੍ਰਕਿਰਤੀ 
ਕਰਕੇ ਬੜਾ ਮਸ਼ਹੂਰ ਹੋਇਆ, ਬਾਅਦ ਵਿਚ ਇਨ੍ਹਾਂ 
ਸਾਰੇ ਲੋਕਾਂ ਨੂੰ 'ਪਹਿਲ' ਦੇ ਮੁਹਾਜ ਤੋ 3 ਦਿਸੰਬਰ 
2012 ਦੇ ਦਿਵਿਆਂਗ ਲੋਕਾਂ ਦੇ ਅੰਤਰਰਾਸ਼ਟਰੀ ਦਿਨ 


ਕਰਨਾ ਚਾਹੁੰਦਾ ਸਾਂ। ਇਨ੍ਹਾਂ ਸਾਰੇ ਲੋਕਾਂ ਨੇ ਬੜਾ ਚੁਣੌਤੀ 
ਭਰਿਆ ਜੀਵਨ ਜੀਵਿਆ ਤੇ ਅਣਕਹੇ ਦੁੱਖ ਸਹਿ ਕੇ 
ਐਸੇ ਸਨ ਜਿਨ੍ਹਾਂ ਦਲੇਰੀ ਨਾਲ ਚੁਣੌਤੀ ਦਾ ਸਾਹਮਣਾ 
ਕੀਤਾ, ਚੁਣੌਤੀ ਉਪਰ ਫਤਿਹ ਹਾਸਿਲ ਕੀਤੀ। ਨਵੇਂ 
ਹਾਲਾਤ ਵਿਚ ਇੱਕ ਨਵਾਂ ਜੀਵਨ ਢੰਗ ਈਜ਼ਾਦ ਕਰਕੇ, 
ਆਪਣੇ ਆਪ ਨੂੰ ਉਸ ਵਿਚ ਢਾਲ ਲਿਆ। ਇਹ ਸਾਰੇ 
ਇੱਕ-ਇੱਕ ਕਰਕੇ ਜਦ ਮੈਨੂੰ ਮਿਲਦੇ ਤਾਂ ਮੇਰੇ ਕੈਂਸਰ 
ਬਾਰੇ ਜਾਣ ਕੇ, ਮੇਰੀ ਇੱਛਾ-ਸ਼ਕਤੀ ਬਾਰੇ ਸੋਚ ਕੇ 
ਭੈਅਭੀਤ ਹੋ ਜਾਂਦੇ। ਸਭ ਦਾ ਇਹ ਮੰਨਣਾ ਰਿਹਾ ਕਿ 
ਉਨ੍ਹਾਂ ਤਾਂ ਇੱਕ ਵਾਰ ਨਵੀ' ਜੀਵਨ ਸ਼ੈਲੀ ਵਿਚ ਆਪਣੀ 
ਰੁਟੀਨ ਬਣਾ ਲਈ। ਇਸ ਮੁਕਾਬਲੇ ਮੇਰੇ ਉੱਤੇ ਹਮੇਸ਼ਾ 
ਹੀ ਚੁਣੌਤੀ ਅਤੇ ਖ਼ਤਰੇ ਦੀ ਤਲਵਾਰ ਲਟਕਦੀ 
ਰਹੀ। ਇਸ ਤਰ੍ਹਾਂ ਦੀਆਂ ਭਾਵਨਾਵਾਂ ਨੇ ਸਾਰਿਆਂ ਨੂੰ 
ਪਰਿਵਾਰਕ ਮੈਂਬਰਾਂ ਵਾਂਗ ਮੇਰੇ ਨਾਲ ਜੋੜ ਦਿੱਤਾ। ਸਮੇਂ 
ਸਮੇ ਉਹ ਆਪਣੀਆਂ ਨਿੱਜੀ `ਤੇ ਪਰਿਵਾਰਕ 
ਸਮੱਸਿਆਵਾਂ ਵੀ ਮੇਰੇ ਨਾਲ ਸਾਂਝੀਆਂ ਕਰਦੇ ਸਨ। ਇਸੇ 
ਤਰ੍ਹਾਂ ਦੀ ਗਹਿਮਾ ਗਹਿਮੀ ਵਾਲੀ ਜ਼ਿੰਦਗੀ ਜਿਊਂਦਿਆਂ 
ਜੂਨ 2011 ਵਿਚ ਮੈ' ਹਰਿਦੁਆਰ ਯੋਗਗ੍ਰਾਮ ਪਤੰਜਲੀ 


ਵਰਿਆਮ 
5।। ੨੧੧0੫ 0301 5॥੧0। 4। ੬003% 


੮) 


ਜਾ ਕੇ ਕੁਝ ਦਿਨ ਰਹਿਣ ਦਾ ਪ੍ਰੋਗਰਾਮ 
ਬਣਾਇਆ। ਅਸਲ ਵਿਚ ਮਨ 'ਚ ਇਕ ਗਹਿਰਾ ਡਰ 
ਵਸਿਆ ਹੋਇਆ ਸੀ ਕਿ ਪਤਾ ਨਹੀਂ ਕਦੋੱ' ਫਿਰ ਕੈਂਸਰ 
ਦਸਤਕ ਦੇ ਦੇਵੇ। ਕੋਈ ਨਾ ਕੋਈ ਨਵਾਂ ਓਹੜ-ਪੋਹੜ 
ਕਰਨ ਲਈ ਮੈ, ਪਤਨੀ ਹਰਵਿੰਦਰ ਕੌਰ ਤੇ ਛੋਟਾ ਬੇਟਾ 
ਬਾਗੇਸ਼ਵਰ ਅਸੀ ਕੁਝ ਦਿਨ ਯੋਗਗ੍ਰਾਮ ਦੇ, ਆਮ 
ਗ੍ਰਹਿਸਥੀ ਦੁਨੀਆਂ ਤੋ ਪਰ੍ਹੇ ਵਸਦੇ, ਜਗਤ ਵਿਚ 
ਬਿਤਾਉਣ ਤੇ ਕੁਦਰਤੀ ਇਲਾਜ ਦੀਆਂ ਸੰਭਾਵਨਾਵਾਂ 
ਲਈ ਚਲੇ ਗਏ, ਜਿਥੇ ਡਾਕਟਰਾਂ ਦੀ ਸਲਾਹ 'ਤੇ ਖਾਣਾ, 
ਅਭਿਆਸ, ਇਲਾਜ, ਪ੍ਰਕਿਰਤਕ ਚਕਿਤਸਾ ਤੇ ਹੋਰ 
ਕਿੰਨਾ ਕੁਝ ਚਲਦਾ ਰਿਹਾ । ਦੁਨੀਆਂ ਭਰ ਵਿਚ ਜਾਣੇ 
ਜਾਂਦੇ ਕੁਦਰਤੀ ਚਤਿਕਸਕ ਡਾ. ਨੀਰਜ ਨੂੰ ਪੁੱਛਿਆ ਕਿ 
ਕੀ ਮੈਂ ਕੁਦਰਤੀ ਇਲਾਜ ਉੱਤੇ ਭਰੋਸਾ ਕਰ ਸਕਦਾ 
ਹਾਂ।ਉਨ੍ਹਾਂ ਹਾਮੀ ਨਾ ਭਰਦਿਆਂ ਮੈਨੂੰ ਮੇਰੇ ਆਪਣੇ ਹੀ 
ਦਮ ਅਤੇ ਆਪਣੀ ਹੀ ਸੋਚ ਨਾਲ ਚੱਲਣ ਦੀ ਸਲਾਹ 
ਦਿੱਤੀ। 

ਜਦੋ' ਫਿਰ ਅਬਦਾਲੀ ਆਣ ਚੜ੍ਹਿਆ 

ਜਿਵੇ ਜ਼ਿਕਰ ਹੋਇਆ ਕਿ ਮਲਟੀਪਲ ਮਾਈਲੋਮਾ 
ਅੱਗੋ ਕਈ ਕਿਸਮ ਦਾ ਕੈਂਸਰ ਹੈ।ਇਸ ਦਾ ਕੋਈ 
ਇਲਾਜ ਨਹੀ'। ਪਹਿਲੀ ਅਤੇ ਦੂਜੀ ਸਟੇਜ਼ ਉੱਤੇ ਕਾਬੂ 
ਵਿਚ ਆ ਜਾਂਦਾ ਹੈ ਅਤੇ ਹਲਕੀ ਦਵਾਈ ਤੇ ਸਹੀ 
ਇਲਾਜ ਨਾਲ ਜ਼ਿੰਦਗੀ ਦੀ ਰਵਾਨੀ ਚਲਾਈ ਜਾ ਸਕਦੀ 
ਹੈ।ਹਾਂ! ਦਰਦਾਂ ਤੋ ਛੁਟਕਾਰਾ, ਦਵਾਈਆਂ ਤੋ 
ਛੁਟਕਾਰਾ ਕਦੀ ਨਹੀਂ ਹੁੰਦਾ। ਮੇਰੇ ਕੇਸ ਵਿਚ ਇਹ ਤੀਜੀ 
ਸਟੇਜ ਤੇ ਪਤਾ ਲੱਗਣ ਕਰਕੇ ਭਿਆਨਕ ਤੇ ਖੌਫ਼ਨਾਕ 
ਚੁਣੌਤੀ ਬਣ ਚੁੱਕਾ ਸੀ।ਯੋਗਗ੍ਰਾਮ ਵਿਚ ਬਿਤਾਏ ਕੁਝ 
ਕਰਨ ਉਪਰੰਤ ਵਾਪਸ ਆ ਗਿਆ।ਜਦ ਆ ਕੇ ਰੁਟੀਨ 
ਦੇ ਟੈਸਟ ਕਰਾਏ ਤਾਂ ਫਿਰ ਤੋਂ ਮਲਟੀਪਲ ਮਾਈਲੋਮਾ ਦੇ 
ਹਾਜ਼ਿਰ ਹੋ ਜਾਣ ਨੇ ਤ੍ਰਾਹ ਕੱਢ ਦਿੱਤਾ। ਮੈਂ ਏਮਜ਼ ਗਿਆ, 
ਨਾ ਕੀਤਾ। ਵਾਪਿਸ ਆ ਕੇ ਰਾਇਪੁਰ ਤੋਂ ਬਾਬਾ 
ਨਾਗਰਾਜ ਜੋ ਨਰਮਦਾ ਨਦੀ ਦੇ ਮੁੱਢ ਤੇ ਛਤੀਸਗੜ ਦੀ 
ਸਰਹੱਦ ਤੇ ਪੈਦੇ ਪਿੰਡ ਅਮਰਕੰਟਕ ਰਹਿੰਦੇ ਸਨ, ਜਾ 
ਟਿਕਾਣਾ ਕੀਤਾ।ਨਵੀ' ਜੀਵਨ ਫ਼ਿਲਾਸਫ਼ੀ ਦੇ ਧਾਰਨੀ 


ਫਰਵਰੀ-੨੦੨੧ 
(੨੦੨।੮॥0੫॥01੩/|.੦੦। 


ਬਾਬਾ ਜੀ ਨੇ ਬੜੇ ਵਿਸ਼ਵਾਸ ਨਾਲ ਦਵਾਈ 
ਦਿੱਤੀ। ਲੇਕਿਨ ਕੋਈ ਫਰਕ ਨਾ ਪਿਆ। ਬੜੇ ਓਹੜ- 
ਪੋਹੜ ਕੀਤੇ ਮਗਰ ਮਾਈਲੋਮਾ ਛੜੱਪੇ ਮਾਰਦਾ ਵਧਦਾ 
ਹੀ ਗਿਆ।ਅਗਸਤ 2012 ਤੱਕ ਇਹ ਫਿਰ 
ਖਤਰਨਾਕ ਹੱਦ ਤੱਕ ਵੱਧ ਗਿਆ। ਇਸ ਹਾਲਤ ਵਿਚ 
ਭਾਰੀ-ਭਰਕਮ ਇਲਾਜ ਸ਼ੁਰੂ ਕਰਨ ਤੋ' ਸਿਵਾ ਕੋਈ 
ਚਾਰਾ ਨਹੀ ਸੀ। ਉਸ ਸਮੇਂ ਮੇਰਾ ਚੌਥੀ ਲਾਇਨ ਦਾ 
ਇਲਾਜ ਸ਼ੁਰੂ ਕੀਤਾ ਗਿਆ, ਜਿਸ ਵਿਚ ਇੰਜੈਕਸਟ 
ਬੋਰਟੋਜੋਮਿਬ ਦੇ ਨਾਲ ਇਕ ਗੋਲੀ ਤੇ ਹੋਰ ਬਹੁਤ 
ਸਾਰੀਆਂ ਦਵਾਈਆਂ ਸ਼ੁਰੂ ਹੋ ਗਈਆਂ।ਹਰ ਹਫ਼ਤੇ 
ਡੈਕਸਾਮੈਥਾਜੋਨ ਸਟੀਰਾਇਡ ਸ਼ੁਰੂ ਹੋ ਗਿਆ।ਹਰ 
ਐਤਵਾਰ ਨੂੰ _ਡੈਕਸਾ। ਭਾਰੀ-ਭਰਕਮ _ਇਲਾਜ 
ਸੀ।ਵਾਪਿਸ ਆ ਕੇ ਰੁਟੀਨ ਵਿਚ ਜਦੋਂ ਖ਼ੂਨ ਦੀ ਜਾਂਚ 
ਕਰਾਈ ਤਾਂ ਫਿਰ ਦਿਲ ਨੂੰ ਧੂਹ ਪਾਉਣ ਵਾਲੀ ਖਬਰ 
ਮਿਲੀ। ਇਕ ਵਾਰ ਫਿਰ ਤ੍ਰਾਹ ਨਿਕਲ ਗਿਆ। ਰੀਪੋਰਟ 
ਆਈ ਕਿ ਕੈਂਸਰ ਫਿਰ ਤੋ ਹਾਜ਼ਿਰ ਹੋ ਗਿਆ ਹੈ, 
ਲੇਕਿਨ ਵਾਧਾ ਅਜੇ ਹੈ ਮਾਮੂਲੀ। ਦਿੱਲੀ ਏਮਜ਼ 
ਗਏ।ਮਾਮੂਲੀ ਵਾਧਾ ਹੋਣ ਕਰਕੇ ਡਾਕਟਰਾਂ ਪਹਿਲਾ 
ਚਲਦਾ ਇਲਾਜ਼ ਜ਼ਾਰੀ ਰੱਖਿਆ, ਕੋਈ ਨਵਾਂ ਇਲਾਜ਼ 
ਸ਼ੁਰੂ ਨਹੀਂ ਕੀਤਾ। ਸਮਾਂ ਬੀਤਦਾ ਗਿਆ। ਅਗਸਤ 
੬ 1 

ਤੇ ਭਾਰੀ ਇਲਾਜ਼ ਸ਼ੁਰੂ ਕਰਨਾ ਲਾਜ਼ਮੀ ਹੋ 
ਗਲਤ ਤਉ 
ਲਾਈਨ ਦਾ ਇਲਾਜ਼ ਸ਼ੁਰੂ ਹੋ ਗਿਆ। ਇਲਾਜ਼ ਦੇ ਚਲਦੇ 
ਅਜੇ ਚਾਰ ਮਹੀਨੇ ਹੋਏ ਸਨ ਕਿ ਦਵਾਈਆਂ ਦੇ 
ਭਿਆਨਕ, ਅਸਰ ਨਾਲ ਸਾਰੇ ਸਰੀਰ 'ਤੇ ਭਿਆਨਕ 
ਰੂਪ ਵਿਚ ਹਰਪੀਜ਼ ਜੋਸਟਰ ਬੀਮਾਰੀ ਨੇ ਚਮੜੀ ਨੂੰ 
ਅਸਰ ਹੇਠ ਲੈ ਲਿਆ। ਉਸ ਨੇ ਇੰਨੀ ਭਿਆਨਕ ਦਰਦ 
ਸ਼ੁਰੂ ਕਰ ਦਿੱਤੀ ਕਿ ਯਕਲਖਤ ਇਸ ਦਾ ਇਲਾਜ਼ ਕਰਨ 
ਲਈ ਡਾਕਟਰਾਂ ਕੈਂਸਰ ਦੇ ਬਾਕੀ ਸਾਰੇ ਇਲਾਜ਼ ਬੰਦ 
ਕਰ ਦਿਤੇ ਅਤੇ ਕੇਵਲ ਹਰਪੀਜ਼ ਜੋਸਟਰ ਦਾ ਇਲਾਜ਼ 
24 ਘੰਟੇ ਦੀ ਸਤਰਕੀ ਨਾਲ ਆਰੰਭ ਕਰ ਦਿੱਤਾ। ਆਮ 
ਹਾਲਾਤ ਵਿਚ ਇਸ ਦੀ ਡੋਜ਼ 400 ਮਿਲੀਗ੍ਰਾਮ ਹੁੰਦੀ 
ਲੇਕਿਨ ਮੇਰੇ ਕੇਸ ਵਿਚ 800 ਮਿਲੀਗ੍ਰਾਮ ਦੀਆਂ ਡੋਜ਼ਾਂ 


ਵਰਿਆਮ 
5।। ੨੧੧0੫ 0301 5॥੧0। 4। €003% 


੮੨ 





ਹਰ 6 ਘੰਟੇ ਬਾਅਦ ਜਾਗ-ਜਾਗ ਕੇ ਵੀ ਖਾਣੀਆਂ 
ਪੈਂਦੀਆਂ। ਆਮ ਹਾਲਾਤ ਵਿਚ ਇੰਨੀ ਸਖ਼ਤ ਦਵਾਈ 
4-5 ਦਿਨ ਖਾਣੀ ਹੁੰਦੀ ਸੀ।ਮੈ'ਂ ਇਹ ਦਵਾਈਆਂ 7 
ਦਿਨ ਖਾਧੀਆਂ ਤਾਂ ਕਿਤੇ ਜਾ ਕੇ ਕੰਟਰੋਲ 
ਹੋਇਆ। ਵਕਤੀ ਤੌਰ 'ਤੇ ਬੀਮਾਰੀ ਰੁਕ ਗਈ, ਪਿਛੋ 
ਇਸ ਨੇ ਮੇਰੇ ਨਿਊਰੋ ਪ੍ਰਬੰਧ ਰਾਹੀ 6 ਮਹੀਨੇ ਤੱਕ 
ਨਿਊਰੋ ਦਰਦਾਂ ਕੀਤੀਆਂ। ਇਨ੍ਹਾਂ ਚਮੜੀ ਦੇ ਅੰਦਰ 
ਗਹਿਰਾਈ ਵਿਚ ਹੁੰਦੀਆਂ ਦਰਦਾਂ ਦਾ ਕੋਈ ਤੋੜ ਨਹੀ 
ਸੀ ਲੱਭਦਾ, ਅੰਤ ਨੂੰ ਡਾ. ਲਲਿਤ ਨੇ ਏਮਜ਼ ਤੋਂ 
ਟ੍ਰਿਪਟੋਮਰ ਨਾਂ ਦੀ ਦਵਾਈ ਦੱਸੀ, ਉਸਨੇ ਦਰਦਾਂ ਤੇ 
ਕਾਬੂ ਪਾਇਆ ਲੇਕਿਨ ਨਸ਼ੱਈਆ ਵਾਂਗ ਝੂਮਣ ਲਾ 
ਦਿੱਤਾ, ਚਲਦਿਆਂ ਚਲਦਿਆਂ ਚੱਕਰ ਆਉਣ ਲੱਗੇ, ਮੈ' 
ਉਸ ਦਵਾਈ ਨੂੰ ਜ਼ਾਰੀ ਨਾ ਰੱਖ ਸਕਿਆਂ। ਇਸ ਤੋਂ 
ਅਗਲੇ ਸਾਲ 2014 ਵਿਚ ਇਕ ਹੋਰ ਘਟਨਾ ਵਾਪਰੀ 
ਕਿ ਲਿਵਰ ਦੇ ਐਸ ਜੀ ਓ ਟੀ ਤੇ ਐਸ ਜੀ ਪੀ ਟੀ 
ਐੱਜਾਇਮ 38 ਤੇ 42 ਦੀ ਰੇਂਜ ਵਾਲੇ ਦੋਨੋਂ 1000 ਤੋਂ 
ਉਪਰ ਹੋ ਗਏ। ਆਮ ਹਾਲਾਤਾਂ ਵਿਚ ਡਾਕਟਰਾਂ ਨਾਲ 
ਰਾਬਤਾ ਮੁਸ਼ਕਿਲ ਹੁੰਦਾ ਸੀ ਲੇਕਿਨ ਖੁਸ਼ ਕਿਸਮਤੀ ਨਾਲ 
ਡਾਕਟਰ ਨਾਲ ਰਾਬਤਾ ਵੀ ਹੋ ਗਿਆ। ਹਾਲਾਂਕਿ 
ਡਾਕਟਰ ਲਲਿਤ ਕੁਮਾਰ ਜੀ ਉਸ ਵਕਤ ਹੈਦਰਾਬਾਦ 
ਕਿਸੇ ਕਾਨਫਰੰਸ ਵਿਚ ਗਏ ਹੋਏ ਸਨ, ਉਨ੍ਹਾਂ ਸਬੱਬ 
ਨਾਲ ਮੇਰੀ ਸੰਜੀਦਾ ਮੇਲ ਚੈੱਕ ਕਰ ਲਈ ਤੇ ਉਸੇ ਵਕਤ 
ਮੋੜਵੀ' ਮੇਲ ਕਰਕੇ ਕੈਂਸਰ ਦਾ ਸਾਰਾ ਇਲਾਜ਼ ਬੰਦ ਕਰ 
ਦਿੱਤਾ। ਲਿਵਰ ਖਤਮ ਤੇ ਨਹੀ ਸੀ ਹੋਇਆ, ਲੇਕਿਨ 
ਖਤਮ ਹੋਣ ਵਰਗਾ ਹੋ ਗਿਆ ਸੀ।ਮੈਂ ਪੱਕਿਆ, 
ਤਲਿਆ ਭੋਜਨ ਬਿਲਕੁਲ ਬੰਦ ਕਰ ਦਿੱਤਾ । ਸਲਾਦ, 
ਨਾਰੀਅਲ ਪਾਣੀ, ਜੂਸ, ਫਲਾਂ ਦੇ ਨਾਲ ਨਾਲ 


3 ਵਾਰ ਪੀਣਾ ਸ਼ੁਰੂ ਕਰ ਦਿੱਤਾ। ਹੋਇਆ ਇਹ ਕਿ ਤਿੰਨ 
ਹਫਤੇ ਦੇ ਕੁਦਰਤੀ ਇਲਾਜ਼ ਤੋ' ਬਾਅਦ ਜਦੋ ਜਾਂਚ 
ਕਰਵਾਈ ਤਾਂ ਮੇਰਾ ਲੀਵਰ ਸ਼ਤਪ੍ਰਤੀਸ਼ਤ ਨਾਰਮਲ ਹੋ 
ਗਿਆ ਸੀ। ਡਾਕਟਰ ਹੈਰਾਨ ਸਨ, ਲੇਕਿਨ ਇਹ ਸੱਚ 
ਸੀ ਕਿ ਲਿਵਰ ਬਿਲਕੁੱਲ ਠੀਕ ਠਾਕ ਸੀ ਤੇ ਫਿਰ ਤੋੱ 
ਕੈਂਸਰ ਦਾ ਪਹਿਲੇ ਵਾਲਾ ਇਲਾਜ਼ ਸ਼ੁਰੂ ਕਰ ਦਿੱਤਾ 
ਗਿਆ। 

ਫਰਵਰੀ-੨੦੨੧ 
(੨੦੨।੮॥0੫॥01੩/|.੦੦। 


ਇਸ ਮਹੀਨੇ ਦਾ ਵਰਿਆਮ ਮਾਸਕ ਪੱਤਰ ਕਿਸਾਨੀ 
ਸੈਘਰਸ਼ ਬਾਰੇ ਹੈ। ਸਵ. ਜਗਦੀਸ਼ ਸਿੰਘ ਨੇ ਲਗਪਗ 46 ਸਾਲ 
ਪਹਿਲਾਂ ਇਹ ਪਰਚਾ ਸ਼ੁਰੂ ਕੀਤਾ ਸੀ। ਵਰਿਆਮ ਜੀ ਬੜੇ ਸੂਝ- 
ਬੂਝ ਵਾਲੇ, ਗਿਆਨ ਦਾ ਭੰਡਾਰ ਅਤੇ ਸਾਹਿਤਕਾਰ ਸਨ। 
ਸਮਰਪਿਤ ਹੈ ਅਤੇ ਨਾਲ ਹੀ ਸਾਹਿਤਕ ਸਮਗਰੀ ਨਾਲ ਭੀ 
ਲਬਾਲਬ ਹੈਦਾ ਹੈ। ਚਾਰ ਕੁ ਸਾਲ ਪਹਿਲਾਂ ਇਹ ਸੁਜਾਨ 
ਸ਼ਖਸੀਅਤ ਸਾਥੋਂ ਵਿਛੜ ਗਈ। ਫਿਕਰ ਸੀ ਪਰ ਜਗਦੀਸ਼ ਜੀ 
ਦੀ ਸਪੁੱਤਰੀ ਬੀਬੀ ਰਜਵੇਤ ਕੌਰ ਨੇ ਮੈਗਜ਼ੀਨ ਵਰਿਆਮ ਦੀ 
ਕਮਾਨ ਸੈਭਾਲੀ। ਪਰਸੈਨਤਾ ਹੈ ਕਿ ਮੈਗਜ਼ੀਨ ਵਰਿਆਮ 
ਪਹਿਲਾਂ ਵਾਂਗ ਹੀ ਪੂਰੀ ਸਮਰਥਾ ਨਾਲ ਨਾਮਧਾਰੀ ਸੈਪਰਦਾ ਤੇ 
ਪੰਜਾਬੀ ਸਾਹਿਤ ਦੀ ਸੇਵਾ ਕਰ ਰਿਹਾ ਹੈ। ਮੈਂ ਇਥੇ ਤਿੰਨ ਵਿਸ਼ੇਸ਼ 
ਔਕਾਂ ਦੀ ਉਦਾਹਰਣ ਦੇਣੀ ਚਾਹੁੰਦਾ ਹਾਂ। ਬੀਤੇ ਵਰ੍ਹੇ ਗੁਰੂ 
ਨਾਨਕ ਸਾਹਿਬ ਜੀ ਦੇ 550ਵੇਂ ਪਰਬ ਤੇ ਜੋ ਅਕ ਕਢਿਆ, ਉਹ 
ਲਾਮਿਸਾਲ ਸੀ। ਦੂਜਾ ਐਕ (ਗੁਰੂ) ਬਾਬਾ ਜਗਜੀਤ ਸਿੰਘ ਜੀ 
ਦੀ ਸ਼ਤਾਬਦੀ ਦਾ ਵੀ ਬਾ-ਕਮਾਲ ਸੀ ਤੇ ਹੁਣ ਤੀਜਾ ਅਕ ਜੋ 
ਮੇਰੇ ਹੱਥਾਂ ਵਿਚ ਹੈ, ਇਹ ਕਿਸਾਨ ਸੈਘਰਸ਼ ਨੂੰ ਸਮਰਪਿਤ ਹੈ। 
ਸੈਘਰਸ਼ ਬਾਰੇ ਪਾਤਰ, ਗੁਰਭਜਨ ਸਿੰਘ ਗਿੱਲ ਅਤੇ ਹੋਰ 
ਨਾਮਵਰ ਸ਼ਾਇਰਾਂ ਦੀਆਂ ਕਵਿਤਾਵਾਂ , ਲੇਖ ਅਤੇ ਖੁਦ ਬੀਬੀ ਜੀ 
ਦਾ ਸੈਪਾਦਕੀ ਲੇਖ ਭੀ ਉਚ ਪਾਏ ਦਾ ਹੈ। ਅਕਾਲ ਪੁਰਖ ਦੇ 
ਚਰਨਾਂ ਵਿਚ ਮੇਰੀ ਅਰਦਾਸ ਹੈ ਕਿ ਹੇ ਵਾਹਿਗੁਰੂ ਜੀ ! ਵਰਿਆਮ 
ਨੂੰ ਹੋਰ ਚੜ੍ਹਦੀ ਕਲਾ ਬਖਸ਼ਣੀ ਤੇ ਕਿਸਾਨ ਸੈਘਰਸ਼ ਨੂੰ ਭੀ ਨਿਆਂ 
ਪਾਪਤ ਕਰਨ ਦੀ ਸਮਰਥਾ ਬਖਸ਼ਣੀ। 

ਵਰਿਆਮ ਦਾ ਦਸੈਬਰ-2020 ਜਨਵਰੀ 2021 ਔਕ 
ਪ੍ਰਾਪਤ ਹੋਇਆ ਇਹ ਅੰਕ ਮੌਜੂਦਾ ਅੰਦੋਲਨ 
ਸਮਰਪਿਤ ਕਰਨਾ ਬਹੁਤ ਮੁਬਾਰਕ ਕਦਮ ਹੈ। 
ਕਾਵਿ ਰਚਨਾਵਾਂ ਖਾਸ ਕਰਕੇ ਸਮੇਂ ਦੀ ਲੋੜ ਅਨੁਸਾਰ ਹਨ। 
ਉਮੀਦ ਹੈ ਤੁਸੀਂ ਇਸੇ ਤਰ੍ਹਾਂ ਹੀ ਪਰਚੇ ਨੂੰ 
ਵਕਤ ਦਾ ਹਾਨੀ ਬਣਾ ਕੇ ਰੱਖੋਗੇ। ਉਸਾਰੂ ਸਾਹਿਤ ਦਾ ਇਹ 
ਤਕਾਜ਼ਾ ਵੀ ਹੈ। 


ਪਿਆਰੇ ਡਾ. ਰਜਵੰਤ ਕੌਰ ਜੀ 

ਕਿਸਾਨ ਸੈਘਰਸ਼ ਨੂੰ ਸਮਰਪਿਤ ਵਰਿਆਮ ਦਾ ਦਸੈਬਰ 
2020 ਜਨਵਰੀ 2021 ਦਾ ਔਕ ਮਿਲਿਆ। ਤੁਸੀਂ ਬੜੀ 
ਮਿਹਨਤ ਨਾਲ ਇਹ ਐਕ ਕੱਢਿਆ ਹੈ। 

ਸ਼ੁਰੂ ਵਿੱਚ ਕਿਸਾਨ ਮਸਲੇ ਬਾਰੇ ਸੀ ਸਤਿਗੁਰੁ ਉਦੈ ਸਿਘ ਜੀ 
ਦੇ ਪ੍ਰਵਚਨ ਅਤੇ ਫਿਰ ਤੁਹਾਡੀ ਲਿਖੀ ਸੈਪਾਦਕੀ “ਕਿਸਾਨ 
ਅਦਲੋਨ ਤੋਂ ਜਨ ਅਦੋਲਨ” ਚੰਗੇ ਲੱਗੇ। 

ਕਿਸਾਨ ਮੋਰਚੇ ਬਾਰੇ ਸ. ਗੁਰਬਚਨ ਸਿੰਘ ਭੁੱਲਰ ਅਤੇ 
ਸੁਵਰਨ ਸਿੰਘ ਵਿਰਕ ਦੇ ਲੇਖ ਅਤੇ ਕਾਵਿ ਕਿਆਰੀ ਵੀ ਕਰੀਬ 
52-53 ਕਵੀਆਂ ਦੀਆਂ ਕਿਸਾਨ ਸੈਘਰਸ਼ ਨੂੰ ਸਮਰਪਿਤ 
ਕਵਿਤਾਵਾਂ ਇਕੱਠੀਆਂ ਕਰ ਕੇ ਛਾਪਣੀਆਂ, ਤੁਸੀਂ ਤਾਂ ਕਮਾਲ 
ਹੀ ਕੀਤੀ ਹੈ। ਕਰੋਨਾ ਕਾਲ ਦੇ ਔਖੇ ਸੈਘਰਸ਼ਮਈ ਸਮੇਂ ਵਿੱਚ 
ਲਿਖਿਆ ਸ. ਵਰਿਆਮ ਸਿੰਘ ਸੰਧੂ ਦਾ ਲੇਖ 'ਮੈਂ' ਤਾਂ ਤੁਹਾਨੂੰ 
ਧਰਮਰਾਜ ਤੋਂ ਖੋਹ ਕੇ ਲਿਆਈ ਹਾਂ” ਪਤੀ ਪਤਨੀ ਦੇ ਪਿਆਰ ਦੇ 
ਨਿੱਘ ਦੀ ਸ਼ਿੱਦਤ ਨੂੰ ਦਰਸਾਉਂਦਾ ਹੈ। ਸਾਰੇ ਲੇਖ ਵਿੱਚ ਪਾਠਕ, 
ਲੇਖਕ ਦੇ ਨਾਲ-ਨਾਲ ਤੁਰਦਾ ਫਿਰਦਾ ਮਹਿਸੂਸਦਾ ਹੈ। ਬਹੁਤ ਹੀ 
ਭਾਵ-ਪੂਰਣ ਲੇਖ ਲਿਖਿਐ ਸੰਧੂ ਸਾਹਿਬ ਨੇ। 

ਡਾ. ਰਜਵੇਤ ਕੌਰ ਜੀ ਸਤਿਗੁਰੂ ਤੁਹਾਨੂੰ ਏਵੇਂ ਹੀ ਬੁਲੰਦੀਆਂ 
ਛੋਹਣ ਅਤੇ ਵਰਿਆਮ ਨੂੰ ਚੜ੍ਹਦੀ ਕਲਾ 'ਚ ਰੱਖਣ ਦਾ ਬਲ ਅਤੇ 
ਸਮਰੱਥਾ ਬਖਸ਼ਣ । 

ਨੁਝਾ ਸਰੰਦਰਾ ਕੱਰ ਖਰਲ 


ਸਭ ਤੋਂ ਪਹਿਲਾਂ ਆਪ ਜੀ ਨੂੰ ਸਤਿ ਸੀ ਅਕਾਲ, 

ਫੇਰ ਨਵੇਂ ਸਾਲ ਦੀ ਵਧਾਈ ਕਬੂਲ ਕਰਨੀ ਜੀ। ਸਭ ਤੋਂ ਵਧ 
ਸਤਿਗੁਰੂ ਜਗਜੀਤ ਸਿੰਘ ਜੀ ਸ਼ਤਾਬਦੀ ਅਕ ਛਾਪਣ ਦੀ ,ਫੇਰ 
ਵਰਿਆਮ ਦੇ 46ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਦੀ ਤੇ ਇਕ ਹੋਰ 
ਵਧਾਈ ਕਾ: ਸੁਵਰਨ ਸਿੰਘ ਵਿਰਕ ਜੀ ਨੂੰ ਸ਼ਰੋਮਣੀ ਪੰਜਾਬੀ 
ਸਾਹਿਤਕਾਰ ਦਾ ਐਵਾਰਡ ਮਿਲਣ ਦੀ ਵਧਾਈ ਹੋਵੇ ਜੀ । 
ਤਾਜਾ ਅਕ ਦਸੈਬਰ-ਜਨਵਰੀ ਫੋਨ ਰਾਹੀਂ ਪ੍ਰਾਪਤ ਹੋ ਗਿਆ 
ਹੈ, ਜੋ ਕਿ ਕਿਸਾਨ ਮੋਰਚੇ ਨਾਲ ਸੈਬਧਿਤ ਹੈ । 

ਪਰਚਾ ਅਤੀ ਖੂਬਸੂਰਤ ਹੈਦਾ ਜਾ ਰਿਹਾ ਹੈ । ਖੁਸ਼ੀ ਮਹਿਸੂਸ 


'ਨਵਰਾਗਾੰ” ਘ/ਗ7ਅਣਵਾੰ --ਬਲਦੇਵ ਆਧੌਪੁਗਾੰ 
ਵਰਿਆਮ [9੯ ! ਫਰਵਰੀ-੨੦੨੧ 


5।। ੨੧੧0੫ 0301 5॥੧0। 4। €003% 


(੨੦੨।੮॥0੫॥01੨/|.੦੦। 








0ਿਵਿ]8” ਇ1੧01ਢਇਇ੧$ 


0081 1101 10101 81010 01101010 
॥.:41-612517973 1॥:711-161-299997$ 
0001 ॥॥11110010100111 ਲ11110100010 000 48001 





| [॥। 0 ॥॥1000101000018000 
06: 61. 0000, 10000, !001000141 01100) 
100.:41-161257973 ॥0.:19-1114991142 


0ਜ7 ੪0੬ 


(00 005 98866-94310 











ਵਰਿਆਮ ------- [੫੦ ! ------------" ਫਰਵਰੀ-੨੦੨੧ 
5।। ੨੧੧0੫ 0301 5॥੧0। 4। €003% ੧੨101੧।।੮॥0(203.੦੦।। 


























ਸ਼ੀ ਸਤਿਗੁਰੂ ਉਦੇ ਸਿੰਘ ਜੀ ਨੇ 17 ਜਨਵਰੀ 2021 ਨੂੰ ਮਲੇਰਕੋਟਲਾ ਵਿਖੇ ਹੋਏ ਸ਼ਹੀਦੀ ਸਮਾਗਮ ਦੌਰਾਨ ਗਲਵਾਨ ਘਾਟੀ 'ਚ ਸ਼ਹੀਦ 
ਹੋਏ ਸੂਰਮਿਆਂ ਦੇ ਪਰਵਾਰਾਂ ਨੂੰ ਸਿਰੋਪਾ ਅਤੇ ਸਨਮਾਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਉਪਰੋਕਤ ਤਸਵੀਰਾਂ ਵਿੱਚ ਸ਼ਹੀਦ ਨਾਇਬ 
ਸੂਬੇਦਾਰ ਮਨਦੀਪ ਸਿੰਘ ਜੀ ਪਟਿਆਲਾ, ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਜੀ ਗੁਰਦਾਸਪੁਰ, ਸ਼ਹੀਦ ਗੁਰਬਿੰਦਰ ਸਿੰਘ ਜੀ 


੮੮੨ 


ਸੰਗਰੂਰ ਅਤੇ ਸ਼ਹੀਦ ਗੁਰਤੇਜ ਸਿੰਘ ਜੀ ਮਾਨਸਾ ਦੇ ਪਰਵਾਰ ਸਤਿਗੁਰੂ ਜੀ ਤੋਂ ਸਨਮਾਨ ਪ੍ਰਾਪਤ ਕਰਦੇ ਹੋਏ ਨਜ਼ਰ ਆ ਰਹੇ ਹਨ। 


੪ ਦਰ ੬੫ ਸਿ 1 % 
ਕਿਸਾਨ ਮੋਰਚਾ-ਸਾਂਝੀ ਸੱਥ ਵਿੱਚ ਵਰਿਆਮ ਦੀ ਹਾਜ਼ਰੀ। 


5।। ੨੧੧0੫ 030] 5॥੧0। 4। €003% ੧੨101੧।।੮॥020੨.੦0।। 











੮੦. ੧੬60. 1੧੦. ”8/41-016/2018-2020 ॥&੨੧੬੪੨੦੦%੩॥ ੧੦੩੦, 43੧0੫ -144001 


੧੧੬00. ਕਿ੧। ੧੦. 26453/75 ੧੬੪15੬0 18੧੬ 01 0ਿ010800॥ - 29-01-2021 704। ₹੩9੬੩ -52 ੧੬00039-2021 
1[:1(- 810੩1 111॥॥ ਇ4:011414 


੧01300€ 7015011130 


ਇਤ 


60151566160 61165, $00 ₹0 3॥ 113 
11005 900) ॥9। 9610, ੧੫306॥ & 05035 ।€5156॥. 


( 
ਦੋ 
[, 1 
ਦਾ 
ਪਿੰਕਿ ਪਿੰ-21&ਿ ਦਿ $ਇਇ06 ?ੱਖੀ. 10. 


ਗਿ0301 562 109 83930 “ 7੬: 98454 71271/ 72, 98453 81817/ 98453 10057 
1115੦।। ੦7੮੬ :7€.:080 28602167/ 69" ।੧੧%:080 28602168 
੬-1੧81 :18।੧੦11815੪੬੦56॥8।11੦13115੬੬੦5.ਟ੦॥ “ (4੧ :੪੪੪੪੪੪,1310013115੬੬੦5.੮੦।॥ 


9੬੬੬8 .₹੭੭" ੪2 5 ਟਡਡ੬2”/9#992"€--< 


ਮਾਲਕ, ਐਡੀਟਰ ਤੇ ਪਬਲਿਸ਼ਰ ਰਜਵੰਤ ਕੌਰ ਨੇ ਰਾਜਿੰਦਰ ਸਿੰਘ ਦੇ ਵਾਈਟ ਕਰਾਸ ਧ੍ਰਿਟਰਜ਼ ਭਾਈ ਦਿਤ ਸਿੰਘ ਨਗਰ ਜਲੰਧਰ ਤੋਂ ਪ੍ਰਿਟ ਕਰਵਾ ਕੇ 
ਲਾਡੋਵਾਲੀ ਰੋਡ ਸਾਹਮਣੇ ਸੈਂਟਰਲ ਟਾਊਨ ਜਲੰਧਰ ਤੋਂ ਪ੍ਰਕਾਸ਼ਿਤ ਕੀਤਾ। ਫੋਨ : 0181-2222543- ਮੋਬਾਇਲ- 98143-18720 


001, ੨010 & ੮0015੧੪। ੧੩੪੫੧ ।੧੩੧੫ ੧੦1 0॥੧੬੦ ।੦।। ੧3੧੦੪ 50105 ।/0੧੬ €੦55 ਗਿ॥੧੧੬।5, 3੫ 0॥ 5010 1੧੩੦੫ 
ਧ313110॥0੫ & 0੦1 900151੬0 ੩੧ 3੦੧੦#੪੩॥ ੧੦੩੦, 000. 2੪031 10001, 43110 €॥॥ 7।.: 0181-2222543, 000.: 98143-18720 





